








17 ਫਰਵਰੀ 1997 
ਪਿੰਡ ਮੈਡੀ ਕਲਾਂ ਵਿਖੇ ਸ਼ਹੀਦ 
ਸੂਬਾ ਗਿਆਨੀ ਰਤਨ ਸਿੰਘ ਯਾਦਗਾਰੀ 
ਹਾਲ ਦਾ ਉਦਘਾਟਨ ਕਰਦੇ ਹੋਏ 
ਸਤਿਗੁਰੂ ਜਗਜੀਤ ਸਿੰਘ ਜੀ ਅਤੇ ਲੇਖਿਕਾ 


੦0੦੦੧ €16॥ਘਹੂ ।0੦॥੧੦1॥1€1610॥॥&30੦11.੮੦॥॥ 


੦0੦੦੧ €161ਘਹੂ ।0੦॥੧੦॥1€1610॥)&340੦11.੮੦॥॥ 


੦0੦੦੧ €161ਘਹੂ ।0੦॥੧੦॥1€1610॥)&340੦11.੮੦॥॥ 


੧ਓ 
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ 


'ਕੂਕਾ ਅੰਦੋਲਨ” ਦੇ ਮਹਾਨ ਸੁਤੰਤਰਤਾ ਸੰਗਰਾਮੀ 


ਨਾਮਧਾਰੀ ਸ਼ਹੀਦ 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


ਲੇਖਿਕਾ ਦਾ ਸਾਹਿਤਕ ਸਫ਼ਰ 
ਛਪੀਆਂ ਪੁਸਤਕਾਂ ਦਾ ਵੇਰਵਾ 


1) 
2) 
3) 
4) 
5) 
6) 
7) 
8) 
9) 


ਤ੍ਰਿਸ਼ਨਾ (ਕਹਾਣੀਆਂ) 

ਰੂਹ ਪੰਜਾਬ ਦੀ (ਜੀਵਨੀ ਮਹਾਰਾਣੀ ਜ਼ਿੰਦ ਕੌਰ) 

ਮਹਾਂਬਲੀ ਰਣਜੀਤ ਸਿੰਘ (ਜੀਵਨੀ ਮਹਾਰਾਜਾ ਰਣਜੀਤ ਸਿੰਘ) 
ਵਡ-ਪ੍ਰਤਾਪੀ ਸਤਿਗੁਰੂ (ਜੀਵਨੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ) 

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਾਗ਼ਬਾਨੀ ਪ੍ਰਤੀ ਦੇਣ (ਖੋਜ-ਪੱਤਰ) 
ਬਰਮਾ ਦੀ ਯਾਤਰਾ, ਅਫ਼ਰੀਕਾ ਦੀ ਯਾਤਰਾ 

ਬਖ਼ਸ਼ਿਸ਼ (ਕਵਿਤਾਵਾਂ) 

ਪ੍ਕਾਸ਼-ਪੈਜ ਤਾਗ ਪਹਿਲਾ (ਜੀਵਨੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ) 
ਤੂੰ ਹੀ ਤੂੰ (ਕਵਿਤਾਵਾਂ) 


10) ਬੈਸਾਵਲੀ-ਸਰੀ ਸਤਿਗੁਰੂ ਰਾਮ ਸਿੰਘ ਜੀ 

13) ਕੂਕਾ ਐਦੋਲਨ” ਦੇ ਮਹਾਨ ਸੁਤੰਤਰਤਾ ਸੈਗਰਾਮੀ ਨਾਮਧਾਰੀ ਸ਼ਹੀਦ 
12) ਪ੍ਰਕਾਸ਼-ਪੈਜ ਭਾਗ ਦੂਜਾ (ਛਪ ਰਹੀ) 

33) ਕੂਕਾ ਅਦੇਲਨ ਅਤੇ ਸਰਕਾਰੀ ਦਸਤਾਵੇਜ਼ (ਛਪ ਰਹੀ) 


੧੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


1987 
1990 
199] 
199] 
1995 
1996 
1996 
1997 
2000 
2006 
2008 


“ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ 


ਨਾਮਧਾਰੀ ਸ਼ਹੀਦ 


- ਸੂਬਾ ਸੁਰਿਦਰ ਕੌਰ ਖਰਲ 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


63086 ।1600101 12075 01 “੩ &॥001307 
[ਖਿ੩01010371 50310 
ਊ 
5003 501010€7 ੩07 1੧113731 
1ਮਗ90010871 £1੩&£. ੦15, 01811 ੧੦੩0 
੧੦੦-148੬੨-140 001 (20080) 
10੦01 : 98157-03588, 
94631-01345, 94173-76345, 
94172-73345, 99144-20345 


€ 2008 ਸੂਬਾ ਸੁਰਿਦਰ ਕੌਰ ਖਰਲ 


“ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ 
ਨਾਮਧਾਰੀ ਸ਼ਹੀਦ 
ਲੇਖਿਕਾ :- ਸੂਬਾ ਸੁਰਿਦਰ ਕੌਰ ਖਰਲ 
ਨਾਮਧਾਰੀ ਇੰਜ. ਵਰਕਸ, ਕੁਰਾਲੀ ਰੋਡ, 
ਰੂਪਨਗਰ-140001 (ਪੈਜਾਬ) 

ਮੋਬਾਇਲ ਨੰ. 98157-03588, 
94631-01345, 94173-76345, 
94172-73345, 99144-20345 


ਪ੍ਰਕਾਸ਼ਕ: 
ਨਾਮਧਾਰੀ ਦਰਬਾਰ 
ਸ੍ਰੀ ਭੈਣੀ ਸਾਹਿਬ 
ਜ਼ਿਲ੍ਹਾ ਲੁਧਿਆਣਾ 


ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮਟਿਡ 
ਐਸ. ਸੀ.ਓ. 26-27, ਚੌਥੀ ਮੰਜ਼ਿਲ, ਸੈਕਟਰ 34-ਏ, ਚੰਡੀਗੜ੍ਹ । 
ਫੋਨ ਨੰ-0172-5077427, 5077428 ਫੈਕਸ: 0172-5089761 
ਪੰਜਾਬੀ ਭਵਨ, ਲੁਧਿਆਣਾ, 98154-71219 


੦00੦1 €16॥ਘਹੂ ।੧੦॥੧੦॥1€1610॥)&340੦11.੮੦॥॥ 


੦੧੦੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਨਹੀਂ ਨਹੀਂ, 

ਮੈਂ ਮਰਨਾ ਨਹੀਂ, 

ਅਜੇ ਤਾਂ ਮੈਂ ਬਹੁਤ ਜਿਉਣਾਂ ਹੈ। 
ਮਰ ਜਾਣਾਂ 

ਸਭ ਕੁਝ ਛੱਡ ਜਾਣਾਂ 

ਬੜਾ ਔਖਾ ਹੁੰਦੈ, 
ਜੀਅ ਤਾਂ ਕਰਦੈ 

ਕਦੇ ਵੀ ਨਾ ਮਰੀਏ। 


ਜਿਉਣਾਂ ਧੜਕਨਾਂ ਦਾ ਨਾਂ ਹੈ 
ਆਪਣੇ ਪਿਆਰਿਆਂ ਸੰਗ ਜਿਉਣਾਂ, 
ਆਪਣੀਆਂ ਤ੍ਰਿਸ਼ਨਾਵਾਂ ਸੈਗ ਜਿਉਣਾਂ, 
ਹਾਂ ਜਿਉਣਾਂ ਹੀ, ਆਨੰਦ ਹੈ। 

ਪਰ ਉਹ ਮਤਵਾਲੇ , 
ਅਜ਼ਾਦੀ ਦੇ ਪਰਵਾਨੇ 

ਭਾਰਤ ਮਾਤਾ ਦੇ ਦੀਵਾਨੇ 

ਤੋਪਾਂ ਅਗੇ ਨੱਸ ਨੱਸ ਕੇ ਆਏ, 

ਤੇ ਤੂੰਬਾ ਤੂੰਬਾ ਹੋ ਉੱਡੇ, 

ਵਾਂਸੀ ਦੇ ਫੈਦੇ ਗਲਾਂ 'ਚ ਪਾ, 
ਸ਼ਹੀਦੀਆਂ ਦੇ ਜਾਮ ਪੀ ਗਏ। 


ਕਾਲੇ ਪਾਣੀਆਂ ਦੀਆਂ ਜੇਲ੍ਹਾਂ 'ਚ ਤਸੀਹੇ ਝੱਲਦਿਆਂ, 

ਦੇਸ਼ ਦੀ ਅਜ਼ਾਦੀ ਲਈ ਲੜਦਿਆਂ, 

ਸ਼ਹਾਦਤਾਂ ਦਿੰਦੇ ਰਹੇ। 

ਉਹ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ 

ਪ੍ਰੇਰਨਾ ਨਾਲ, 

ਉਨ੍ਹਾਂ ਦੀ ਬਖ਼ਸ਼ੀ ਸ਼ਕਤੀ ਨਾਲ, 

ਆਪ ਮਿਟ, ਅਮਰ ਹੋ 

ਆਪਣਾ ਮਕਸਦ ਪਾ ਗਏ 

ਦੇਸ਼ ਨੂੰ ਅਜ਼ਾਦ ਕਰਾ ਗਏ 

ਇਤਿਹਾਸ ਬਣਾ ਗਏ। - ਸੂਬਾ ਸੁਰਿਦਰ ਕੌਰ ਖਰਲ 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਠ ੯੧ << ੮੭ ੧੭ 





ਪੈਨਾ ਨੰ. 
9 
14 
16 
20 
24 
ਬੁੱਧੀਜੀਵੀਆਂ ਅਤੇ ਨੇਤਾਵਾਂ ਦੀ ਨਜ਼ਰ ਵਿਚ 'ਕੂਥਾ-ਐਦੋਲਨ' 27 
ਸ਼ਹੀਦ ਭਗਤ ਸਿੰਘ ਦੀ ਹਸਤ ਲਿਖਤ 37-38 
ਦਸਤਾਵੇਜ਼ਾਂ ਅਨੁਸਾਰ 'ਕੂਕਾ-ਐਦੋਲਨ'” 39 
ਕੂਕਾ ਐਦੋਲਨ ਦੇ ਬਾਨੀ, ਸੁਤੈਤਰਤਾ ਸੈਗਰਾਮੀ 
੪ ਸੀ ਸਤਿਗੁਰੂ ਰਾਮ ਸਿੰਘ ਜੀ 43 
<_ ਸ੍ਰੀ ਸਤਿਗੁਰੂ ਹਰੀ ਸਿੰਘ ਜੀ 47 
੪ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 49 
<_ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ 52 
ਕੈਦ ਕੱਟ ਸ਼ਹੀਦ ਹੋਣ ਵਾਲੇ ਨਾਮਧਾਰੀ ਸਿੱਖ 54 
ਕੈਦ ਕੱਟਣ ਵਾਲੇ ਅਤੇ ਹੋਰ ਨਾਮਧਾਰੀ ਸੁਤੰਤਰਤਾ ਸੈਗ੍ਰਾਮੀ 57 
ਵਿਦੇਸ਼ਾਂ ਨਾਲ ਸੈਪਰਕ ਰੱਖਣ ਵਾਲੇ ਨਾਮਧਾਰੀ ਸਿੱਖ 60 
ਸੁਤੌਤਰਤਾ ਸੈਗਰਾਮ ਵਿਚ ਕੂਥਾ ਐਦੋਲਨ ਦੀਆਂ ਇਸਤਰੀਆਂ ਦਾ ਯੋਗਦਾਨ 64 
ਅਮ੍ਰਿਤਸਰ ਦਾ ਸਾਕਾ 68-74 
ਅਮ੍ਰਿਤਸਰ ਸਾਕੇ ਦੇ ਫਾਂਸੀ ਦੇ ਕੇ ਸ਼ਹੀਦ ਕੀਤੇ ਸ਼ਹੀਦਾਂ ਦੀ ਸੂਚੀ ਅਤੇ ਵੇਰਵੇ 
ਰਾਏਕੋਟ ਦਾ ਸਾਥਾ 75-84 


ਰਾਏਕੋਟ ਸਾਕੇ ਦੇ ਰਾਏਕੋਟ ਅਤੇ ਲੁਧਿਆਣਾ ਵਿਖੇ ਵਾਂਸੀ ਦੇ ਕੇ ਸ਼ਹੀਦ ਕੀਤੇ ਸ਼ਹੀਦਾਂ ਦੀ ਸੂਚੀ ਅਤੇ 
ਵੇਰਵੇ 


ਮਲੇਰਕੋਟਲਾ ਦਾ ਸਾਕਾ 86 
ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਸੂਚੀ (ਸਰਕਾਰੀ ਦਸਤਾਵੇਜ਼ਾਂ ਅਨੁਸਾਰ) 88 
'ਮਲੇਰਕੋਟਲੇ ਸਾਕੇ ਦੇ ਸ਼ਹੀਦਾਂ ਦੀ ਲਿਸਟ ਦੀ ਦਸਤਾਵੇਜ਼ੀ ਤਸਦੀਕ ਬਾਰੇ 92 


'ਕੂਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 7 


੦0੦1 €16॥ਘਹੂ ।੧੦॥੧੦॥1€161੦॥0&340੦11.੮੦॥॥ 


20 


21. 


22. 


23. 


24 


25 
25. 


17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਹੋਏ 

18 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਹੋਏ 

ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਨਵੇਂ' ਬਣੇ ਜ਼ਿਲ੍ਹਿਆਂ ਅਨੁਸਾਰ ਸੂਚੀ 
17 ਅਤੇ 18 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਹੋਏ 
ਕਾਲੇਪਾਣੀ ਦੀ ਸਜ਼ਾ ਕੱਟਦਿਆਂ ਸ਼ਹੀਦ ਹੋਏ 


ਮਲੇਰਕੋਟਲਾ ਸਾਕੇ ਦੇ ਸ਼ਹੀਦੀ ਜੱਥੇ ਵਿਚ ਸ਼ਾਮਲ ਬੀਬੀਆਂ 

ਮਲੇਰਕੋਟਲਾ ਸਾਕੇ ਦੇ ਕਾਲੇ ਪਾਣੀ ਕੈਦ ਕੀਤੇ ਸਿੱਖ 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਲ ਕੈਦ ਕੱਟਣ ਵਾਲੇ ਨਿਜੀ ਸੇਵਕ ਭਾਈ ਨਾਨੂੰ 
ਸਿੰਘ, ਸੂਬੇ ਸਾਹਿਬਾਨ ਅਤੇ ਸ. ਮੈਗਲ ਸਿੰਘ ਬਿਸ਼ਨਪੁਰੀ 

ਕੂਕਾ ਐਦੋਲਨ ਦੇ ਮਹਾਨ ਸੁਤੈਤਰਤਾ ਸੈਗਰਾਮੀ ਨਾਮਧਾਰੀ ਸਹੀਦ ਦੀ ਸੂਚੀ 
(ਪੰਜਾਬ ਦੇ ਨਵੇਂ ਬਣੇ ਜ਼ਿਲ੍ਹਿਆਂ ਅਨੁਸਾਰ) 
ਮਲੇਰਕੋਟਲਾ ਸਾਕਾ ਅਤੇ ਸਰਕਾਰੀ ਦਸਤਾਵੇਜ਼ 

ਮਲੇਰਕੋਟਲੇ ਸਾਕੇ ਤੋਂ ਬਾਅਦ ਨਾਮਧਾਰੀ ਸਿੱਖਾਂ ਦੀ ਬਣਾਈ ਸਕੀਮ ਦੇ ਦਸਤਾਵੇਜ਼ 
ਸ਼ਹੀਦਾਂ ਦੀ ਕੁਰਕ ਕੀਤੀ ਜਾਇਦਾਤਾਂ ਦੇ ਕੁਝ ਵੇਰਵੇ 
ਮਲੇਰਕੋਟਲਾ ਸਾਕਾ ਹੋਣ ਦੇ ਬਾਅਦ 

ਸ਼ਹੀਦਾਂ ਦੇ ਖ਼ੂਨ ਨਾਲ ਲਿਬੜੇ ਹਥਿਆਰਾਂ, ਕੱਪੜਿਆਂ ਅਤੇ ਹੋਰ ਸਮਾਨ ਦਾ ਵੇਰਵਾ 
ਹਥਿਆਰਾਂ ਤੇ ਫੁਟਕਲ ਸਾਮਾਨ ਦੀ ਫ਼ਰਦ 

ਖ਼ੂਨ ਨਾਲ ਲੱਥ ਪੱਥ ਕੱਪੜਿਆਂ ਦੀ ਲਿਸਟ 

ਫੁਟਕਲ ਸਾਮਾਨ ਦੀ ਫ਼ਰਦ 

ਸਹਾਇਕ ਪੁਸਤਕਾਂ 

ਐਤਿਕਾ 

ਕੂਕਾ ਐਦੋਲਨ ਬਾਰੇ ਮੂਲ ਦਸਤਾਵੇਜ਼ (ਉਰਦੂ, ਅਰਬੀ ਅਤੇ ਫ਼ਾਰਸੀ ਵਿਚ) 
ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਸੂਚੀ ਦੇ ਮੂਲ ਦਸਤਾਵੇਜ਼ 

(ਉਰਦੂ, ਅਰਬੀ ਅਤੇ ਫ਼ਾਰਸੀ ਵਿਚ) 


“ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 8 


੦੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


94-95 
96 


97-99 
100 


102-111 
112-113 
114-116 
117-120 
121 
122 
123 
124 
124 
126-136 


137-145 
146-147 
147-149 
150-154 


155 
156 
157 
158 


159-166 


167-176 


ਪ੍ਵੇਸ਼ਿਕਾ 
ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਪ੍ਰਵਚਨਾਂ ਵਿਚੋਂ 


“ਸਿੰਘਾਂ ਨੇ ਇਸ਼ਨਾਨ ਕੀਤਾ-ਐਮ੍ਰਿਤਸਰ ਵਿਚ ਜਾ ਕੇ। ਰਾਮ ਬਾਗ਼ ਦੇ ਦਰਵਾਜ਼ੇ ਦੇ ਅੱਗੇ ਬੋਹੜ ਦੇ ਨਾਲ 
ਫਾਂਸੀ ਰੇਸ਼ਮ ਦੇ ਰੱਸੇ ਦੀ ਬੱਧੀ ਗਈ। ਸ਼ਬਦ ਪੜ੍ਹਦੇ ਹੋਏ ਸਿੱਖ ਗਏ। ਚਾਰ ਸਰੀਰ ਸਨ, ਢੋਲਕ ਇਕ ਦੇ ਗਲ 
ਵਿਚ ਹੈ, ਦੂਸਰੇ ਛੈਣੇ ਵਜਾਉਂਦੇ ਜਾਂਦੇ ਹਨ। ਉਥੇ ਜਾ ਕੇ ਇੱਕਲੇ-ਇੱਕਲੇ ਖਲੋ ਕੇ ਆਪਣੇ ਗਲ ਵਿਚ ਫਾਂਸੀ 
ਪਾ ਕੇ-ਨਹੀਂ ਕੋਈ ਟੋਪ ਦਿੱਤਾ, ਨਹੀਂ ਕੋਈ ਮੂੰਹ ਢਕਿਆ, ਨਹੀਂ ਬਾਹਵਾਂ ਬੱਧੀਆਂ, ਓਸੇ ਤਰਾਂ ਖੁਸ਼ੀ ਨਾਲ ਫਾਂਸੀ 
ਚੜ੍ਹੇ” 

“ਮਲੇਰਕੋਟਲਾ ਇਹਨਾਂ ਨੂੰ ਬਗੈਰ ਬੰਨ੍ਹਣ ਤੋਂ-ਤੋਪਾਂ ਦੇ ਅੱਗੇ ਖੜ੍ਹੇ ਕਰ ਕਰ ਕੇ ਸੱਤ-ਸੱਤ ਸਰੀਰ ਉਡਾਏ 
ਔਰ ਤੋਪਾਂ ਕਿਹਦੀਆਂ ਸਨ- ਨਾਭਾ, ਪਟਿਆਲਾ ਤੇ ਸੰਗਰੂਰ ਦੀਆਂ- ਸਿੱਖਾਂ ਮਹਾਰਾਜਿਆਂ ਦੀਆਂ -ਸਿੱਖਾਂ ਨੂੰ 
ਉਡਾਉਣ ਵਾਸਤੇ, ਕਿਉਂਕਿ ਐਗਰੇਜ਼ ਨੇ ਇਹੋਂ ਚੀਜ਼ ਸਿੱਖੀ ਸੀ- ਜਿਸ ਤਰ੍ਹਾਂ ਉਹ ਸੋਸਕਿਰ੍‌ਤ ਦਾ ਇਕ ਲਫਜ਼ ਹੈ 
'ਉਸਟ ਲਸਟਿਕਾ', ਕਿ ਊਠ ਦੇ ਪਲਾਣੇ ਵਿਚੋਂ ਡੰਡਾ ਕੱਢ ਕੇ ਊਠ ਨੂੰ ਮਾਰਨਾ- ਉਹਨਾਂ ਇਹੋਂ ਕੁਝ ਸਿੱਖਿਆ 
ਸੀ, ਜੇ ਹਿੰਦੂ ਤਕੜੇ ਹੋਏ ਤਾਂ ਮੁਸਲਮਾਨ ਚੁੱਕ ਦਿੱਤੇ, ਜੇ ਮੁਸਲਮਾਨ ਤਕੜੇ ਹੋਏ ਸਿੱਖ ਚੁੱਕ ਦਿੱਤੇ, ਜੇ ਸਿੱਖ 
ਤਕੜੇ ਹੋਏ ਤਾਂ ਹਿੰਦੂ ਚੁੱਕ ਦਿੱਤੇ, ਬਈ ਆਪਸ ਵਿਚ ਫਟੇ ਰਹਿਣ, ਸਾਡਾ ਕੌਮ ਚਲਦਾ ਰਵ੍ਰੇ -ਪਾੜੋ ਤੇ ਰਾਜ 
ਕਰੋ।” 

“ਸਿਘ ਜਦੋਂ ਤੋਪਾਂ ਦੇ ਅੱਗੇ ਖੜ੍ਹੇ ਹੋਏ ਤਾਂ ਐਗਰੇਜ਼ ਕਹਿਣ ਲਗੇ, “ਪਿੱਠ ਕਰਕੇ ਖਲੋਵੇ”। ਉਹ ਕਹਿੰਦੇ ਨੇਂ, 
“ਬਈ ਸਿੰਘ ਪਿੱਠ ਕਰਕੇ ਨਹੀਂ ਖਲੋ ਸਕਦਾ”। ਸਾਹਮਣੇ ਮੱਥੇ, ਸਿਰ ਦੇ ਉੱਤੇ ਤਕਲੀਫ ਝੱਲੀ। ਇਨ੍ਹਾਂ ਨੂੰ ਪਤਾ 
ਨਹੀਂ ਲੱਗਾ ਔਰ ਤੋਪ ਚਲਦੀ ਸੀ- ਜੈਕਾਰਾ ਬੁਲਾਉਂਦੇ ਸਨ।” 

“ਉਥੇ ਹੁਕਮ ਉਲਟਾਉਣ ਦੀ ਗੱਲ ਨਹੀਂ, ਸ਼ਹੀਦ ਹੋਏ ਹੱਸਦੇ ਹੱਸਦੇ। ਅੱਜ ਅਸੀਂ ਉਹਨਾਂ ਦਾ ਨਾਉਂ ਲੋ 
ਕੇ ਉੱਚੇ ਹੰਦੇ ਹਾਂ” 

“ਉਹੋ ਹੀ ਸਿੱਖ ਮੁੜ ਭਗਤ ਸਿੰਘ ਹੁਰੀਂ ਆਏ, ਜਿਹੜੇ ਗੋਲੀਆਂ ਦੇ ਨਿਸ਼ਾਨੇ ਬਣੇ, ਫਾਂਸੀਆਂ ਤੇ ਚੜ੍ਹੇ- ਉਹੋ 
ਹੀ ਉਹ ਬਣ ਗਏ ਜਿਹੜੇ ਬਜ-ਬਜ ਘਾਟ 'ਤੇ ਸ਼ਹੀਦ ਹੋਏ, ਕਰਤਾਰ ਸਿੰਘ ਸਰਾਭਾ ਵਰਗੇ, ਜਿਹਨਾਂ ਲੋਕਾਂ ਉਹ 
ਕੰਮ ਕੀਤਾ। ਕਿਉਂਕਿ ਕਹਿ ਕੇ ਜੁ ਗਏ ਸਨ-ਕਿ ਕਿਸੇ ਮਾਈ ਦੀ ਕੁੱਖ ਤੋਂ ਜਨਮ ਲੈ ਕੇ ਫੇਰ ਆਵਾਂਗੇ, ਤੁਹਾਨੂੰ 
ਕੱਢ ਕੇ ਜਾਵਾਂਗੇ। ਅਸੀਂ ਨਹੀਂ ਇਨ੍ਹਾਂ ਨੂੰ ਦੂਸਰੇ ਮੋਨਦੇ। ਜਿਸ ਤਰ੍ਹਾਂ “ਆਦਿ ਐਤਿ ਏਕੈ ਅਵਤਾਰਾ' ਇਹ ਵੀ 
ਉਨ੍ਹਾਂ (ਨਾਮਧਾਰੀ ਸ਼ਹੀਦਾਂ) ਦੀਆਂ ਰੂਹਾਂ ਹਨ ਜਿਨ੍ਹਾਂ ਦਾ ਕੌਮ ਇਹ ਹੈ ਕਿ ਦੁਨੀਆਂ ਵਿਚ ਬੁਰੇ ਕੰਮ ਨੂੰ ਬੈਦ ਕਰਨਾ। 
ਭਾਵੇਂ ਉਹ ਕਿਸੇ ਰੂਪ ਵਿਚ ਹੋ ਕੇ ਆਉਣ।” 


'ਕੂਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 9 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪ੍ਰਵਚਨਾਂ ਵਿਚੋਂ 


ਆਪ ਸਭ ਜਾਣਦੇ ਹੋ ਨੀਂਹ ਦੀ ਇੱਟ ਦਿੱਸਦੀ ਨਹੀਂ, ਪਰ ਜੇ ਨੀਂਹ ਦੀ ਇੱਟ ਕੱਢ ਦੇਈਏ, ਮਕਾਨ ਰਹਿੰਦਾ 
ਨਹੀਂ। ਇਤਿਹਾਸ ਵਿਚ ਕੂਕੇ ਸਿੱਖ ਨੀਂਹ ਦੀ ਇੱਟ ਹਨ। ਅੰਗ੍ਰੇਜ਼ ਨੇ ਕੂਕੇ ਸਿੱਖਾਂ ਦੀ ਸਾਰੀ ਕੌਮ ਨੂੰ ਬਾਗ਼ੀ ਕਰਾਰ 
ਦਿੱਤਾ, ਹੋਰ ਕਿਸੇ ਵਾਸਤੇ ਉਸਨੇ ਇਸ ਤਰ੍ਹਾਂ ਨਹੀਂ ਲਿਖਿਆ। ਬੀਜ ਬੀਜਣ ਤੋਂ ਬਾਅਦ ਬੋਹੜ ਦਾ ਦਰਖਤ ਬਹੁਤ 
ਸਾਲਾਂ ਵਿਚ, ਹੌਲੀ ਹੌਲੀ ਵੱਡਾ ਹੁੰਦਾ ਹੈ। ਇੰਜ ਹੀ ਨਾਮਧਾਰੀ ਸਿੱਖਾਂ ਨੇ ਕੁਰਬਾਨੀ ਦਾ ਬੀਜ ਬੀਜਿਆ। ਜਿਉਂ 
ਜਿਉਂ' ਸਮਾਂ ਬੀਤੇਗਾ, ਇਸ ਦਾ ਇਤਿਹਾਸ ਬੋਹੜ ਵਾਂਗੂੰ ਵਧੇ ਫੁਲੇਗਾ।” 

“ਸੱਚ ਜਿਹੜਾ ਹੈ, ਨਾ ਤਾਂ ਉਹ ਖਤਮ ਹੋ ਸਕਦੈ ਤੇ ਪੁਰਾਣਾ ਵੀ ਨਹੀਂ ਹੁੰਦਾ। ਉਹ ਹਮੇਸ਼ਾ ਨਵਾਂ ਰਹਿੰਦਾ 
ਹੈ। ਤੁਸੀਂ ਪਿਛਲਾ ਇਤਿਹਾਸ ਦੇਖੋ ਨਾਮਧਾਰੀ ਸਿੱਖਾਂ ਦਾ। ਇਕ ਉਹ ਸਮਾਂ ਸੀ ਜਿਸ ਵੇਲੇ ਢੋਲ ਵਜਾ ਵਜਾ ਕੇ 
ਐਗ੍ਜ਼ਾਂ ਦੇ ਬੈਦਿਆਂ ਵੱਲੋਂ ਪਿੰਡਾਂ ਵਿਚ ਆਖਿਆ ਜਾਂਦਾ ਸੀ - ਕੋਈ ਕੂਕਾ ਤਾਂ ਨਹੀਂ ਏਥੇ ਹੈਗਾ। ਜੇ ਹੈ, ਤਾਂ 
ਕੱਢੋ ਏਥੋਂ। ਇਹ ਉਹ ਸਮਾਂ ਸੀ ਜਿਸ ਵੇਲੇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵੇਲੇ, (ਸਤਿਗੁਰੂ ਰਾਮ ਸਿੰਘ ਜੀ ਤੋਂ 
ਬਾਦ) ਪੈਜ ਸਿੱਖਾਂ ਤੋਂ ਵੱਧ ਸੀ ਭੈਣੀ ਸਾਹਿਬ ਗੁਰਦੁਆਰੇ ਐਦਰ ਜਾਣ ਦਾ ਹੁਕਮ ਨਹੀਂ ਸੀ। ਗਲਤ ਪ੍ਰਚਾਰ ਕੀਤਾ 
ਜਾਂਦਾ ਸੀ ਨਾਮਧਾਰੀ ਸਿੱਖਾਂ ਬਾਰੇ ਤੇ ਅਗਜ਼ ਦੀ ਜੈ ਜੈ ਕਾਰ ਕੀਤੀ ਜਾਂਦੀ ਸੀ। ਕਈ ਪੈਂਫਲੈਂਟ ਅੰਗੇਜ਼ਾਂ ਨੇ 'ਸਿੱਖ 
ਲਾਇਲਟੀ' ਵਰਗੇ ਛਪਵਾਏ। ਉਹਨਾਂ ਵਿਚ ਐਗ੍ੇਜ਼ਾਂ ਦੀ ਉਸਤਤ ਕੀਤੀ ਗਈ। ਜਦੋਂ ਸਾਰੀ ਦੁਨੀਆਂ ਹਨੇਰੇ 
ਵਿਚ ਧੱਕੇ ਖਾ ਰਹੀ ਸੀ, ਸਤਿਗੁਰੂ ਰਾਮ ਸਿੰਘ ਜੀ ਦੀ ਕਿਰਪਾ ਨਾਲ ਸਤਿਗੁਰੂ ਜੀ ਦੇ ਸਿੱਖਾਂ ਨੇ ਐਸਾ ਚਾਨਣ 
ਕੀਤਾ ਕਿ ਦੇਸ਼ ਦੀ ਅਜ਼ਾਦੀ ਲਈ ਚਾਨਣ ਹੋ ਗਿਆ।” 

“ਐਸਾ ਕੰਮ ਪਿਛਲੇ ਇਤਿਹਾਸ ਵਿਚ ਨਹੀਂ ਮਿਲਦਾ। ਦੁਨੀਆਂ ਦੇ ਇਤਿਹਾਸ ਵਿਚੋਂ ਨਹੀਂ ਮਿਲਦਾ ਕਿ ਜਦੋਂ 
ਉਹ ਫਾਂਸੀ ਲੈਣ ਵਾਲੇ ਆਪਣੇ ਗੁਲ ਰੱਸੇ ਪਾਉਂਦੇ ਨੇ। ਪਰ ਉਹਨਾਂ ਨੇ ਆਪਣੇ ਹੱਥੀਂ ਗਲ ਰੱਸੇ ਪਾਏ। ਕਾਹਦੇ 
ਵਾਸਤੇ ਸਰੀਰ ਦਿੱਤੇ? ਉੱਥੇ ਬੁੱਚੜਖਾਨਾ ਲੱਗਾ ਸੀ, ਹਰਮੋਦਰ ਸਾਹਿਬ ਕੋਲ ਅੰਮ੍ਰਿਤਸਰ ਵਿਚ ਤੇ ਉਹਦੀਆਂ 
ਹੱਡੀਆਂ, ਮਾਸ ਚੁੱਕ ਚੁੱਕ ਕੇ ਸਰੋਵਰ ਵਿਚ ਪਾ ਕੇ ਬੇਅਦਬੀ ਕਰਦੇ ਸਨ ਕਾਂ ਤੇ ਇੱਲ੍ਹਾਂ।” 

“ਤੁਸੀਂ ਦੱਸੋ ਪਈ ਉਹ ਸਰੋਵਰ ਜਿਸਨੂੰ ਅਸੀਂ ਸਾਰੇ ਮੈਨਦੇ ਹਾਂ ਨਾਮਧਾਰੀ ਤੇ ਗੈਰ ਨਾਮਧਾਰੀ ਸਿੱਖ, ਹਿੰਦੂ 
ਵੀ, ਜੋ ਬਹੁਤ ਪੱਕੇ ਸਿੱਖ ਨੇ- ਉਸ ਸਰੋਵਰ ਵਿਚ ਇੱਲਾਂ ਕਾਂ ਹੱਡੀਆਂ ਲਿਆ ਕੇ ਸੁੱਟਦੇ ਸਨ। ਇਕ ਦੇਵਾ ਸਿੰਘ 
ਨਾਂ ਦਾ ਸਿੱਖ ਸੀ ਉਹਨੇ ਹੱਡੀ ਲਿਆ ਕੇ, ਸੀ ਆਦਿ ਗੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੋਇਆ ਸੀ ਉਥੇ ਅੱਗੇ 
ਲਿਆ ਕੇ ਰੱਖ ਦਿੱਤੀ। ਮਹੇਤਾਂ ਆਖਿਆ, ਇਹ ਕੀ ਗੱਲ ? ਉਸ ਆਖਿਆ ਇਹ ਹੱਡੀਆਂ ਸਰੋਵਰ ਵਿਚ 
ਡਿਗਦੀਆਂ ਨੇ। ਫਿਰ ਨਾਮਧਾਰੀ ਸਿੰਘਾਂ ਨੇ ਕਿਸੇ ਨਾਲ ਸਲਾਹ ਨਹੀਂ ਕੀਤੀ, ਸਤਿਗੁਰਾਂ ਕੋਲ ਵੀ ਨਹੀਂ ਆਏ। 
ਗਊ ਘਾਤੀਆਂ ਨੂੰ ਮਾਰ ਦਿੱਤਾ। ਉਹਨਾਂ ਨੇ ਆਪਣੇ ਜੁੰਮੇ ਲੈ ਕੇ ਇਹ ਸਾਰਾ ਕੰਮ ਕੀਤਾ ਜਿਹੜਾ ਤੁਹਾਡੇ ਸਾਹਮਣੇ 
ਹੈ। ਸੈਸ਼ਨ ਜੱਜ ਨੂੰ ਯਕੀਨ ਨਹੀਂ ਸੀ ਆਉਂਦਾ। ਜਦੋਂ ਬੇਗੁਨਾਹਾਂ ਨੂੰ ਵੜ ਕੇ ਮਾਰਨ ਲੱਗੇ ਉਹਨਾਂ ਨੂੰ ਫਾਂਸੀ ਦੇਣ 
ਲੱਗੇ ਤਾਂ ਨਾਮਧਾਰੀ ਸਿੱਖ ਆ ਕੇ ਹਾਜ਼ਰ ਹੋ ਗਏ। ਜੱਜ ਆਖੇ, ਨਹੀਂ ਇਹ ਸਾਧੂ ਆਦਮੀ ਹਨ। ਉਹਨਾਂ ਸਿੱਖਾਂ 
ਨੇ ਆਖਿਆ ਸਾਡੀਆਂ ਤਲਵਾਰਾਂ ਫਲਾਣੇ ਥਾਂ ਪਈਆਂ ਨੇ, ਸਾਰਾ ਕੁਝ ਦੱਸਿਆ ਤੇ ਸਬੂਤ ਦਿੱਤਾ। ਫਿਰ ਉਹਨਾਂ 
ਨੂੰ ਫਾਂਸੀ ਦੀ ਸਜ਼ਾ ਹੋਈ” 

“ਅਮ੍ਰਿਤਸਰ ਦੇ ਸ਼ਹੀਦਾਂ ਨੇ ਆਪਣੇ ਆਪ ਗਲਾਂ ਵਿਚ ਫਾਂਸੀਆਂ ਪਾਈਆਂ ਸਨ। ਉਹਨਾਂ ਨੂੰ ਪੁੱਛਿਆ ਸੀ, 


'ਗੁਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 10 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


“ਕੀ ਖਾਹਸ਼ ਹੈ ਤੁਹਾਡੀ ?” ਉਹਨਾਂ ਨੇ ਆਖਿਆ, “ਅਸਾਂ ਸਰੋਵਰ ਵਿਚ ਇਸ਼ਨਾਨ ਕਰਨਾ ਹੈ ਜਿਸ ਸਰੋਵਰ ਦੀ 
ਪਵਿੱਤਰਤਾ ਲਈ ਅਸਾਂ ਸਾਰਾ ਕੁਝ ਕੀਤਾ ਹੈ।” ਸਰੋਵਰ ਵਿਚ ਇਸ਼ਨਾਨ ਕਰਕੇ ਢੋਲਕ ਗਲ ਪਾ, ਛੈਣੇ ਫੜ 
ਕੀਰਤਨ ਕਰਦੇ ਹੋਏ ਇਹ ਸ਼ਬਦ ਉਹਨਾਂ ਨੇ ਪੜ੍ਹਿਆ -- 

ਤੇਰੀ ਸਰਣਿ ਮੇਰੇ ਦੀਨ ਦਇਆਲਾ।। 

ਸੁਖ ਸਾਗਰ ਮੇਰੇ ਗੁਰ ਗੋਪਾਲਾ।। 

ਕਰਿ ਕਿਰਪਾ ਨਾਨਕ ਗੁਣ ਗਾਵੈ।। 

ਰਾਖਹੁ ਸਰਮ ਅਸਾੜੀ ਜੀਉ।। 

ਇਹ ਸ਼ਬਦ ਉਸ ਵੇਲੇ 15 ਸਤੌਬਰ 1871 ਨੂੰ ਪੜ੍ਹ ਕੇ ਉਥੇ ਉਹਨਾਂ ਨੇ ਆਪਣੇ ਸਰੀਰ ਦਾਨ ਕੀਤੇ। ਫਿਰ 
ਉਹਨਾਂ ਨੇ ਸ਼ਹੀਦੀ ਤੋਂ ਪਹਿਲਾਂ ਇਹ ਆਖਿਆ ਕਿ ਸਾਨੂੰ ਜੱਲਾਦ ਹੱਥ ਨਾ ਲਾਵੇ, ਜਿਹੜਾ ਰੱਸਾ ਹੈ ਉਹ ਚਮੜੇ 
ਦਾ ਨਹੀਂ ਚਾਹੀਦਾ। ਰੱਸੇ ਰੇਸ਼ਮ ਦੇ ਲਿਆਂਦੇ ਗਏ। ਉਹਨਾਂ ਨੇ ਸਾਰਿਆਂ ਦੇ ਸਾਹਮਣੇ ਸ਼ਰੇਆਮ ਆਪ ਗਲਾਂ ਵਿਚ 
ਰੱਸੇ ਪਾ ਕੇ ਫਾਂਸੀਆਂ ਲਈਆਂ।” 

“ਸਿੱਖ ਮਲੇਰਕੋਟਲਾ ਵਿਚ ਸ਼ਹੀਦ ਹੋਏ। ਐਗੇਜ਼ਾਂ ਨੇ ਬੜੇ ਢੰਗ ਤਰੀਕਿਆਂ ਨਾਲ ਸਾਡਾ ਇਤਿਹਾਸ ਖਰਾਬ 
ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿ ਸਿੰਘਾਂ ਨੂੰ ਤੋਪਾਂ ਨਾਲ ਬੈਨ੍ਹ ਕੇ ਉਡਾਇਆ ਗਿਆ। ਇਹ ਬਿਲਕੁਲ ਝੂਠ ਏ। 
ਗਿਆਨੀ ਗਿਆਨ ਸਿੰਘ ਹੋਰੀਂ ਚਸ਼ਮਦੀਦ ਗਵਾਹ ਨੇ। ਉਹਨਾਂ ਨੇ ਲਿਖਿਐ ਕਿ ਮੈਂ ਆਪਣੇ ਸਾਹਮਣੇ ਵੇਖਿਐ 
ਕਿ ਉਹ ਇਉਂ ਜਾਂਦੇ ਸਨ ਜਿਸ ਤਰ੍ਹਾਂ ਪਤੇਗੇ ਜਾਂਦੇ ਨੇ ਦੀਵੇ ਦੀ ਲਾਟ ਉੱਤੇ। ਪਤੰਗਿਆਂ ਨੂੰ ਦੀਵੇ ਦੀ ਲਾਟ 
ਉੱਤੇ ਬੈਨ੍ਹ ਕੇ ਨਹੀਂ ਲਿਜਾਇਆ ਜਾ ਸਕਦਾ।” 

“ਜਿਸ ਵੇਲੇ ਉਹਨਾਂ ਨੂੰ ਆਖਿਆ, 'ਪਿੱਠ ਕਰਕੇ ਖਲੋਂਵੇ ਤੋਪ ਵੱਲ' ਤਾਂ ਉਹਨਾਂ ਆਖਿਆ, ਸੂਰਮੇ ਦਾ ਕੌਮ 
ਨਹੀਂ ਪਿੱਠ ਕਰਕੇ ਖਲੋਣਾ, ਸਾਹਮਣੇ ਖਲੋਣਾ ਹੈ।' ਫਿਰ ਇਕ ਸਿੱਖ ਵਰਿਆਮ ਸਿੰਘ ਸੀ ਜਿਹੜਾ ਕੱਦ ਵਿਚ 
ਛੋਟਾ ਸੀ, ਉਹਨੂੰ ਪੱਜ ਲਾਇਆ ਗਿਆ ਕਿ ਤੇਰਾ ਕੱਦ ਛੋਟਾ ਏ। ਉਹ ਪਟਿਆਲੇ ਵਾਲੇ ਰਾਜੇ ਦੇ ਰਿਸ਼ਤੇਦਾਰਾਂ 
ਵਿਚੋਂ ਸੀ ਉਹਦੀ ਸਿਫਾਰਸ਼ ਆਈ ਸੀ ਛੱਡਣ ਦੀ, ਉਹਨੇ ਵਾਹਣ ਵਿਚੋਂ ਢੀਮਾਂ ਲਿਆ ਕੇ ਪੈਰਾਂ ਥੱਲੇ ਰੱਖ ਕੇ 
ਆਖਿਆ, 'ਹੁਣ ਤੇ ਨਹੀਂ ਮੇਰਾ ਕੱਦ ਛੋਂਟਾ, ਮੇਰਾ ਸਾਥ ਨਾ ਵਿਛੋੜੇ ਤੇ ਤੋਪ ਚਲਾਓ। ਇਹ ਮਿਸਾਲ, ਏਨੀ ਵੱਡੀ 
ਕੁਰਬਾਨੀ, ਏਨੀ ਗਿਣਤੀ ਵਿਚ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਸ਼ਹੀਦੀ ਦਿੱਤੀ। ਜੇ ਤੋਪਾਂ ਨਾਲ ਬੈਨ੍ਹਣ ਦੀ 
ਗੱਲ ਹੁੰਦੀ ਤਾਂ ਵਰਿਆਮ ਸਿੰਘ ਦੇ ਢੀਮਾਂ ਜੋੜਨ ਦੀ ਗੱਲ ਕਿਥੋਂ ਆਉਂਦੀ? ਵਰਿਆਮ ਸਿੰਘ ਦੇ ਪਰਿਵਾਰ ਵਿਚੋਂ 
ਵੀ ਸਿੰਘ ਹੈਗੇ।” 

“ਬੱਚਾ ਬਿਸ਼ਨ ਸਿੰਘ ਰਾਮਗੜ੍ਹੀਆਂ ਪਰਵਾਰ ਵਿਚੋਂ, ਰੜ੍ਹ ਪਿੰਡ, ਜਿਸਨੂੰ ਰੂੜਗੜ੍ਹ ਵੀ ਆਖਿਆ ਜਾਂਦਾ ਹੇ 
ਉਥੋਂ ਦਾ ਸੀ। ਉਹਨਾਂ ਦੇ ਪਰਵਾਰ ਅਜੇ ਵੀ ਹੈਨ ਬਿਸ਼ਨ ਸਿੰਘ ਦੇ ਭਤੀਜੇ ਵਗੈਰਾ, ਕਿਉਂਕਿ ਉਹ ਤੇ ਬਾਰਾਂ ਸਾਲ 
ਦਾ ਹੀ ਚੜ੍ਹਾਈ ਕਰ ਗਿਆ ਸੀ। ਇਹ ਬਾਰਾਂ ਸਾਲ ਦਾ ਬੱਚਾ ਬਿਸ਼ਨ ਸਿੰਘ ਵੀ ਉਹਨਾਂ (ਸ਼ਹੀਦੀ ਜੱਥੇ) ਦੇ ਨਾਲ 
ਗਿਆ ਸੀ। ਉਹ ਜਿਹੜਾ ਡਿਪਟੀ ਕਮਿਸ਼ਨਰ ਸੀ-ਕਾਵਨ, ਉਹਦੀ ਦਾੜ੍ਹੀ ਬੜੀ ਲੰਮੀ ਸੀ। ਉਹਦੀ ਮੇਮ ਨੇ ਇਹ 
ਗੱਲ ਆਖੀ, 'ਵੇਖ ਇਹ ਬੱਚਾ ਹੈ ਛੋਟਾ ਜਿਹਾ, ਇਹਨੇ ਅਜੇ ਦੁਨੀਆਂ ਦਾ ਕੀ ਵੇਖਿਆ ਹੈ ? ਤੂੰ ਇਹਦੇ ਤੋਂ ਕੀ 
ਲੈਣਾ ਹੈ, ਇਹਨੂੰ ਛੱਡ ਦੇ। ਉਹ (ਕਾਵਨ) ਬੜਾ ਖਚਰਾ ਸੀ। ਉਹਨੇ ਆਖਿਆ ਇਹ ਆਖੇ ਕਿ ਮੈਂ' ਸਤਿਗੁਰੂ ਰਾਮ 
ਸਿੰਘ ਦਾ ਸਿੱਖ ਨਹੀਂ, ਮੈਂ ਹੁਣੇ ਛੱਡ ਦਿਆਂਗਾ ਇਹਨੂੰ। ਬਿਸ਼ਨ ਸਿੰਘ ਨੂੰ ਜਿਸ ਵੇਲੇ ਇਹ ਗੱਲ ਆਖੀ ਗਈ। 
ਬਾਰਾਂ ਸਾਲ ਦਾ ਬੱਚਾ ਕੀ ਹੁੰਦਾ ਹੈ ? ਉਹ ਆਖਣ ਲੱਗਾ, ਮੈਂ ਸਾਹਬ ਦੇ ਕੰਨ ਵਿਚ ਗੱਲ ਕਰਨੀ ਹੈ। ਉਹਨੂੰ ਮੈਂ 


ਕੂਕਾ ਐਦੋਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਦ /' 11 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


।॥॥ ੧) ੩) ਭਿ ਅਗੇ ਕੌਨ ਕੀਤਾ ਤਾਂ ਬਿਸ਼ਨ ਸਿੰਘ ਨੇ ਐਨੇ ਜ਼ੋਰ ਨਾਲ ਦਾੜ੍ਹੀ ਫੜ ਕੇ ਝੰਝੋੜਿਆ ਉਹਨੂੰ 
ਕਿ ਉਹਦੇ ਨੇੜੇ ਖੜ੍ਹੇ ਤਲਵਾਰਾਂ ਵਾਲਿਆਂ ਨੇ ਬਿਸ਼ਨ ਸਿੰਘ ਨੂੰ ਤਲਵਾਰ ਨਾਲ ਕੱਟ ਕੇ ਟੋਟੇ ਟੋਟੇ ਕਰ ਦਿੱਤਾ। 
ਤਾਂ ਕਾਵਨ ਦੀ ਦਾੜ੍ਹੀ ਛੁੱਟੀ। ਜੇ ਇਹ (ਸ਼ਹੀਦ) ਬੈਨ੍ਹੇ ਹੁੰਦੇ ਤਾਂ ਇਸ ਤਰ੍ਹਾਂ ਕਿਵੇਂ ਹੁੰਦਾ 7” 

“ਜੋ ਸਿੱਖ ਤੋਪ ਸਾਹਮਣੇ ਜਾਂਦਾ ਸੀ, ਉਸ ਨੂੰ ਵਿਖਾਈ ਦਿੰਦਾ ਸੀ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ 
ਦਰਬਾਰ ਉੱਪਰ ਲੱਗਿਆ ਹੈ। ਜੋ ਇਥੇ ਸ਼ਹੀਦ ਹੁੰਦਾ ਹੈ, ਉਹ ਸਿੱਧਾ ਦਰਬਾਰ ਵਿਚ ਜਾਂਦਾ ਹੈ।” 

“ਇਹ ਜਿਨ੍ਹਾਂ ਨੂੰ ਤੋਪਾਂ ਨਾਲ ਉਡਾਇਆ ਗਿਆ, ਜਾਂ ਤਲਵਾਰ ਨਾਲ ਸ਼ਹੀਦ ਕੀਤਾ ਗਿਆ, ਉਹਨਾਂ ਉਤੇ 
ਮੁਕੱਦਮਾ ਚਲਾ ਕੇ ਸਜ਼ਾ ਨਹੀਂ ਸੀ ਦਿੱਤੀ ਗਈ, ਸਗੋਂ ਐਵੇਂ ਹੀ ਸ਼ਹੀਦ ਕੀਤਾ ਗਿਆ ਸੀ।” 

“ਇਹ ਨਹੀਂ ਕਿ ਹੋਰ ਸ਼ਹੀਦ ਨਹੀਂ ਹੋਏ। ਜਲ੍ਹਿਆਂ ਵਾਲੇ ਬਾਗ ਦਾ ਸਮਾਰਕ ਬੜੇ ਚਿਰ ਦਾ ਬਣਿਐ। ਪਰ 
ਓਥੇ ਮਰਨ ਵਾਸਤੇ ਤੇ ਲੋਕ ਨਹੀਂ ਸਨ ਗਏ-ਲੈਕਚਰ ਸੁਨਣ ਵਾਸਤੇ ਗਏ ਸਨ। ਪਰ ਇਹ ਸਾਰੇ ਸ਼ਹੀਦ, ਮਰਨ 
ਵਾਸਤੇ ਆਏ ਸਨ। ਇਹ ਆਪਣੇ ਸਿਰਾਂ ਤੇ ਖੱਫਣ ਬੰਨ੍ਹ ਕੇ ਆਏ ਸਨ ਕਿ ਅਸਾਂ ਮਰਨੈ। ਤਿੰਨ ਵੇਰਾਂ ਤੋਪ ਨਹੀਂ 
ਚੱਲੀ, ਫਿਰ ਜਿਸ ਵੇਲੇਂ ਹੀਰਾ ਸਿੰਘ ਨੇ ਆਖਿਆ, 'ਜਾਹ ਮੇਰੇ ਸਤਿਗੁਰੂ ਰਾਮ ਸਿੰਘ ਦਾ ਹੁਕਮ ਆ ਗਿਐ, ਹੁਣ 
ਤੋਪ ਚੱਲੇਗੀ, ਤੇਰਾ ਕਾਨੂੰਨ ਝੂਠਾ ਕਰਨਾ ਸੀ। ਫਿਰ ਤੋਪ ਚੱਲੀ।” 

“ਇਹ ਸਾਰਾ ਕੁਝ ਹੋਣ ਤੋਂ ਬਾਅਦ ਸਤਿਗੁਰੂ ਹਰੀ ਸਿੰਘ ਜੀ ਵੇਲੇ ਏਨੀਆਂ ਤੋਗੀਆਂ ਆਈਆਂ। ਲਗਭਗ 
51 ਸਾਲ (ਸੈਨ 1872 ਤੋਂ 1923 ਤੱਕ) ਸਾਡਾ ਘਰ (ਸਰੀ ਭੈਣੀ ਸਾਹਿਬ) ਜੇਲ੍ਹ ਬਣਿਆ ਰਿਹਾ। ਓਥੇ ਮਿਲਣ 
ਲਈ ਐਦਰ ਆਉਣ ਵਾਸਤੇ ਪੈਜ ਪੇਜ ਆਦਮੀ ਜਾ ਸਕਦੇ ਸਨ। ਓਸੇ ਜੇਲ੍ਹ ਵਿਚ ਸਤਿਗੁਰੂ ਪ੍ਰਤਾਪ ਸਿੰਘ ਜੀ 
ਦਾ ਪ੍ਰਕਾਸ਼ ਹੋਇਆ, ਮੇਰਾ ਜਨਮ ਵੀ ਉਹਦੇ ਵਿਚ ਹੀ ਹੋਇਆ। ਜਿਥੇ ਵੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ 
ਜੀ ਨੇ ਜਾਣਾ ਹੁੰਦਾ ਸੀ, ਸੀ. ਆਈ. ਡੀ. ਉਹਨਾਂ ਦੇ ਨਾਲ ਹੁੰਦੀ ਸੀ। ਸ੍ਰੀ ਭੈਣੀ ਸਾਹਿਬ ਹਰ ਵੇਲੇਂ ਸੀ. ਆਈ. 
ਡੀ. ਵਾਲੇ ਧਿਆਨ ਰੱਖਦੇ ਸਨ। ਕਈ ਵੇਰਾਂ ਵਰਦੀ ਵਾਲੀ ਪੁਲਿਸ ਵੀ ਵਿਚ ਆ ਜਾਂਦੀ ਸੀ। ਸੋ ਇਹ ਸਾਰੀਆਂ 
ਤਕਲੀਫਾਂ ਝੱਲੀਆਂ, ਧਰਮ ਵਾਸਤੇ, ਦੇਸ਼ ਵਾਸਤੇ।” 

“ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸ਼ਹੀਦਾਂ ਨੇ ਦੁਨੀਆਂ ਦਾ ਮੋਹ ਛੱਡਿਆ, ਲੋਭ ਛੱਡਿਆ, 
ਦੁਨੀਆਂਦਾਰੀ ਛੱਡੀ, ਸਿਰਫ ਇਕ ਨਿਸ਼ਾਨਾ ਸਤਿਗੁਰਾਂ ਦਾ ਰੱਖਿਆ।” 

“ਸ਼ਹੀਦਾਂ ਦੀ ਤੁਸੀਂ ਕਥਾ ਪੜ੍ਹਦੇ ਓ। ਮਲੇਰਕੋਟਲੇ, ਐਮਿ੍‌ਤਸਰ ਵਿਚ ਸ਼ਹੀਦ ਹੋਏ, ਕਾਹਦ ਵਾਸਤੇ ਹੋਏ? 
ਉਹਨਾਂ ਨੇ ਆਪਣੀ ਜਾਇਦਾਦ ਨਹੀਂ ਸੀ ਬਣਾਈ। ਐਗ੍ਰੇਜ਼ ਬੜਾ ਚਲਾਕ ਸੀ, ਉਹ ਧਰਮ ਨੂੰ ਸਮਝਦਾ ਸੀ। ਇਕ 
ਨਾਮਧਾਰੀ ਜੇ ਇਕਤਾਰੇ ਨਾਲ ਵੀ ਕੀਰਤਨ ਕਰਦਾ ਸੀ ਤਾਂ ਸਤ ਸਾਲ ਉਹਨੂੰ ਸਜ਼ਾ ਮਿਲ ਜਾਂਦੀ ਸੀ, ਕੀ 
ਇਕਤਾਰੇ ਨਾਲ ਕੀਰਤਨ ਕਰਨਾ ਜੁਰਮ ਸੀ? ਜਿਹੜੀ 307 ਤੇ 302 ਲਗ ਜਾਂਦੀ ਸੀ ਉਹ ਕੀ ਜੁਰਮ ਸੀ? ਲੇਕਿਨ 
ਉਹ ਸਮਝਦਾ ਸੀ ਕਿ ਇਹਨਾਂ ਨੂੰ ਇਹਦੇ ਵਿਚੋਂ ਕੁਝ ਲਭਦੈ। ਸਤ ਸਤ ਸਾਲ ਦੀਆਂ ਸਖਤ ਸਜ਼ਾਵਾਂ ਦਿੱਤੀਆਂ। 
ਜਿਹੜੇ ਆਦਮੀ ਸਾਡੇ ਕੈਦਾਂ ਦੇ ਵਿਚ ਮਰ ਗਏ, ਕਾਹਦੇ ਤੋਂ ! ਕਿਹੜੇ ਜੁਰਮ ਤੋਂ? ਕੀਰਤਨ ਕਰਨ ਤੋਂ ! ਕੱਲਿਆਂ 
'ਬਹਿਕੇ ਵੀ ਕੁੰਭਾ ਪੁੱਟ ਕੇ ਕੀਰਤਨ ਕਰਨਾ ਉਹਦੇ ਤੋਂ, ਅਖੰਡ ਪਾਠ ਕਰਨ ਤੋਂ, ਇਹਨਾਂ ਗੱਲਾਂ ਕਰ ਕੇ ਸਜ਼ਾਵਾਂ 
ਮਿਲੀਆਂ ਉਹਨਾਂ ਨੂੰ। ਉਹ ਸਿੱਖ ਕਦੇ ਪੁੱਛਣ ਨਹੀਂ ਸਨ ਆਉਂਦੇ ਜਾਂ ਸਲਾਹ ਕਰਨ ਨਹੀਂ ਸਨ ਆਉਂਦੇ। ਪਤੰਗੇ 
ਦੇ ਬਜਤੇ,ਨਿਸਾਲ ਭੀ ਕਿ-ਪਕਗਹ.ਜਸ ਕੋਲ ਪਰਾ ਲਗੀ ਦੀਵੇ ਐਨਕ ਨ ਬਸੀ ਮਹ ਗਿ 
ਦੱਸਣ ਵਾਸਤੇ ਨਹੀਂ ਜਾਂਦਾ ਕਿ ਦੀਵੇ ਜਗ ਪਏ ਨੇ” 


'ਕੁਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 12 


੦੦0੦1 €16॥ਘਹੂ ।0੦੧੦॥1€161੮0॥0&340੦11.੮੦॥॥ 


“ਸਤਿਗੁਰਾਂ ਨੇ ਐਸੀ ਟੀਮ ਬਣਾਈ ਜਿਹਨੇ ਭਾਰਤ ਵਿਚੋਂ ਅੰਗ੍ਰੇਜ਼ੀ ਰਾਜ ਨੂੰ-ਜਿਹਦੇ ਰਾਜ ਵਿਚ ਸੂਰਜ ਨਹੀਂ 
ਸੀ ਡੁੱਬਦਾ-ਕੱਢਣ ਲਈ ਲੱਕ ਬੈਨ੍ਹ ਲਿਆ। ਪਹਿਲੋਂ ਸਤਿਗੁਰੂ ਰਾਮ ਸਿੰਘ ਜੀ ਨੇ, ਉਸ ਟੀਮ ਦਾ ਇਕ-ਇਕ 
ਖਿਡਾਰੀ ਅਜ਼ਾਦ ਕਰਾਇਆ। ਉਹਨਾਂ ਦੇ ਐਦਰ ਕਾਮ, ਕਰੋਧ, ਲੋਭ, ਮੋਹ, ਹੈਕਾਰ ਜਿਹੜੇ ਸਨ, ਇਹਨਾਂ ਦੇ ਉੱਤੇ 
ਉਹਨਾਂ ਜਿੱਤ ਪ੍ਰਾਪਤ ਕਰ ਲਈ। ਇਨ੍ਹਾਂ ਤੋਂ ਫਾਰਗ ਕਰ ਦਿੱਤਾ ਉਨ੍ਹਾਂ ਨੂੰ।” 

“ਭਾਵੇਂ ਅਸੀਂ ਨਾਮਧਾਰੀ, ਹਿੰਦੂ, ਸਿੱਖ, ਮੁਸਲਮਾਨ, ਈਸਾਈ ਕੁਝ ਵੀ ਹਾਂ ਪਰ ਸਭ ਤੋਂ ਪਹਿਲਾਂ ਅਸੀਂ 
ਹਿੰਦੁਸਤਾਨੀ ਹਾਂ। ਸਰੀ ਸਤਿਗੁਰੂ ਰਾਮ ਸਿੰਘ ਨੇ ਐਸੇ ਸਿੱਖ ਬਣਾਏ ਜਿਨ੍ਹਾਂ ਨੇ ਆਪਣੇ ਹੱਥੀਂ ਆਪ ਫਾਂਸੀ ਦੇ ਫੈਦੇ 
ਗਲਾਂ ਵਿਚ ਪਾਏ, ਤੋਪਾਂ ਅੱਗੇ ਨੱਸ ਨੱਸ ਕੇ ਆਉਣ ਵਾਲੇ ਕੇਵਲ ਨਾਮਧਾਰੀ ਹੀ ਸਨ। ਜਲ੍ਹਿਆਂ ਵਾਲੇਂ ਬਾਗ਼ 
ਵਿਚ ਸ਼ਹੀਦ ਹੋਣ ਵਾਲੇ ਘਰੋਂ ਮਰਨ ਲਈ ਨਹੀਂ ਆਏ ਸਨ, ਉਹ ਲੈਕਚਰ ਸੁਣਨ ਗਏ ਸੀ। ਪਰ ਨਾਮਧਾਰੀ ਸ਼ਹੀਦ 
ਘਰੋਂ ਤਿਆਰ ਹੋ ਕੇ ਸ਼ਹੀਦ ਹੋਣ ਲਈ ਗਏ ਸਨ। ਐਸ ਵੇਲੇ ਸਾਨੂੰ ਆਪੋ ਆਪਣੇ ਵਖਰੇਵੇਂ ਛੱਡ ਕੇ ਦੇਸ਼ ਵਾਸਤੇ 
ਇਕੱਠੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚਲਣਾ ਚਾਹੀਦਾ ਹੈ। ” 

“ਸ਼ਹੀਦਾਂ ਦੇ ਇਹ ਮੇਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਸ਼ੁਰੂ ਕਰਵਾਏ ਨੇ। ਕਰੀਬ 55- 
56 ਤੋਂ ਸਤਿਗੁਰਾਂ ਦੀ ਕਿਰਪਾ ਨਾਲ ਇਹ ਮੇਲੇ ਹੋਈ ਜਾਂਦੇ ਨੇ ਤੇ ਅਗਾਂਹ ਇਸੇ ਤਰ੍ਹਾਂ ਹੋਈ ਜਾਣੋਂ ਨੇ।.... ਲੱਭ- 
ਲੱਭ ਕੇ ਸਾਰੇ ਸ਼ਹੀਦਾਂ ਦੇ ਪਿੰਡਾਂ ਨੂੰ, ਸੂਬਾ ਸੁਰਿਦਰ ਕੌਰ ਜੀ ਅਤੇ ਭਗਵੰਤ ਸਿੰਘ ਹੋਰਾਂ ਨੇ ਬੜਾ ਉੱਦਮ ਕੀਤਾ 
ਹੈ, ਸਾਰੇ ਪਿੰਡਾਂ 'ਚੇਂ ਲੱਭ-ਲੱਭ ਕੇ ਇਹ ਸ਼ਹੀਦਾਂ ਦੇ ਪਰਿਵਾਰ ਅਤੇ ਇਨ੍ਹਾਂ ਸ਼ਹੀਦਾਂ ਦੇ ਮੇਲੇ ਕਰਵਾਏ ਨੇ, ਸਾਨੂੰ 
ਇਸ ਗੱਲ ਦੀ ਬੜੀ ਖੁਸ਼ੀ ਹੈ” 

“ਯੂਬਾ ਸੁਰਿਦਰ ਕੌਰ ਨੇ ਇਕ ਔਰਤ ਹੌਦਿਆਂ ਸ਼ਹੀਦਾਂ ਦੇ ਪਿੰਡਾਂ ਨੂੰ ਲੱਭਿਆ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ 
ਲੱਭਿਆ ਹੈ, ਸ਼ਹੀਦਾਂ ਦੇ ਮੇਲੇ ਕਰਵਾਏ ਹਨ, ਭਗਵੈਤ ਸਿੰਘ ਇਸ ਦਾ ਸਾਥ ਦਿੰਦਾ ਹੈ, ਸੱਚੇ ਪਾਤਸ਼ਾਹ ਕਿਰਪਾ 
ਕਰਨ ਇਹ ਮੇਲੇ ਇਸੇ ਤਰ੍ਹਾਂ ਹੈਦੇ ਰਹਿਣ।” 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਬਰੀਦ / 13 


੦੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


“ਤਾਰੀਫ਼ ਕਰਾਂ ਕੀ ਤੇਰੀ” 


ਨਾਮਧਾਰੀ ਸ਼ਹੀਦਾਂ ਬਾਰੇ ਇਹ ਕਿਤਾਬ ਕੋਈ ਪਹਿਲੀ ਲਿਖਤ ਨਹੀਂ-ਪਰ ਪੁੱਜ ਕੇ ਨਿਵੇਕਲੀ ਹੈ। ਇਹ 
ਕਿਤਾਬ ਤਾਂ ਇਕ ਪੀ. ਐਚ. ਡੀ. ਦੇ ਉੱਚ ਕੋਟੀ ਦੇ ਖੋਜ-ਨਿਬੰਧ ਦੇ ਬਰਾਬਰ ਹੈ। ਇੱਕਲੇ-ਇੱਕਲੇ ਸ਼ਹੀਦ ਦਾ' 
ਵੇਰਵਾ, ਪਿੰਡ-ਪਤੇ ਸਮੇਤ, ਆਪ ਪਿੰਡਾਂ ਵਿਚ ਫਿਰਕੇ, ਲੋਕਾਂ ਨੂੰ ਪੁੱਛ-ਗਿੱਛ ਕਰਕੇ ਅਤੇ ਆਰਕਾਈਵ ਦੇ 
ਰਿਕਾਰਡ ਨੂੰ ਫ਼ਰੇਲ ਕੇ, ਇੱਕਠਾ ਕਰਨਾ ਕੋਈ ਸੌਖਾ ਕੰਮ ਨਹੀਂ। ਪਰ ਇਸ ਲੇਖਕ, ਸੂਬਾ ਸੁਰਿਦਰ ਕੌਰ ਖਰਲ ਨੇ 
ਇਹ ਮਾਅਰਕੇ ਦਾ ਕੈਮ ਕਰ ਦਿਖਾਇਆ ਹੈ। 

ਬਹੁਤ ਵਾਰ ਅਸੀਂ ਆਪਣੇ ਸ਼ਹੀਦਾਂ ਨੂੰ, ਆਜ਼ਾਦੀ ਦੇ ਪਰਵਾਨਿਆਂ ਨੂੰ ਭੁੱਲ ਜਾਂਦੇ ਹਾਂ ਅਤੇ ਅਜੋਕੇ ਦੌਰ ਦੇ 
ਪਿਛੋਕੜ ਨੂੰ ਅੱਖੋਂ ਪਰੋਖੇ ਕਰ ਦਿੰਦੇ ਹਾਂ। ਇਹ ਨਹੀਂ ਕਿ ਸਾਨੂੰ ਉਨ੍ਹਾਂ ਦੀ ਕਦਰ ਨਹੀਂ ਹਦੀ, ਪਰ ਪੀੜ੍ਹੀਆਂ ਲੰਘਣ 
ਦੇ ਨਾਲ ਨਾਲ ਸਾਡੇ ਅਹਿਸਾਸ ਉਨੇ ਤੀਬਰ ਨਹੀਂ ਰਹਿੰਦੇ ਅਤੇ ਸਿਰਫ਼ ਸ਼ਹੀਦੀ ਦਿਵਸਾਂ ਉਤੇ ਹੀ ਸਾਡੇ ਚੇਤੇ 
ਪਰਤਦੇ ਹਨ, ਜਦੋਂ ਕਿ ਕਿਸੇ ਵੀ ਸਮਾਜ ਜਾਂ ਦੇਸ਼ ਨੂੰ ਇਹ ਮਾਰਗ ਦਰਸ਼ਕ ਕਦੀ ਵੀ ਭੁੱਲਣੇ ਨਹੀਂ ਚਾਹੀਦੇ ਤਾਂ 
ਹੀ ਸਮਾਜ ਜਾਂ ਦੇਸ਼ ਸਹੀ ਦਿਸ਼ਾ 'ਤੇ ਸਮੁੱਚੀ ਆਰਥਿਕ, ਸਮਾਜਿਕ, ਸਭਿਆਚਾਰਕ ਅਤੇ ਸਿਆਸੀ ਉੱਨਤੀ ਕਰ 
ਸਕਦਾ ਹੈ। ਇਨ੍ਹਾਂ ਸ਼ਹੀਦਾਂ ਅਤੇ ਪਰਵਾਨਿਆਂ ਦੀ ਜ਼ਿੰਦਗੀ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਅਤੇ ਸਾਨੂੰ ਰਾਹੋਂ 
ਭਟਕਣੋਂ ਸੁਚੇਤ ਕਰਦੀ ਹੈ। 

ਕੂਕੇ ਸ਼ਹੀਦਾਂ ਬਾਰੇ ਕਿਸੇ ਨਾਮਧਾਰੀ ਸਿੰਘ ਜਾਂ ਹਿੰਦੁਸਤਾਨੀ ਨੇ ਨਹੀਂ ਸਗੋਂ ਇਕ ਅੰਗ੍ਰੇਜ਼ ਨੇ ਲਿਖਿਆ ਹੈ, 
“ਯੂਰਪ ਵਾਲੇ ਇਕ ਈਸਾ 'ਤੇ ਮਾਣ ਕਰਦੇ ਹਨ, ਮੈਂ ਅਨੇਕ ਈਸਾਂ ਨੱਸ ਨੱਸ ਕੇ ਤੋਪਾਂ ਸਾਹਮਣੇ ਆਉਂਦੇ ਤੇ ਮੌਤ 
ਨੂੰ ਗਲਵਕੜੀ ਪਾਉਂਦੇ ਵੇਖੇ ਹਨ।” ਬੈਦਾ ਸੋਚ ਵੀ ਨਹੀਂ ਸਕਦਾ ਕਿ ਸ਼ਹੀਦ ਸਿੱਖਾਂ ਦੀਆਂ ਜਾਇਦਾਦਾਂ ਤਾਂ ਇਕ 
ਪਾਸੇ, ਉਨ੍ਹਾਂ ਦੇ ਘਰਾਂ ਤੋਂ ਗਰਮ ਤੇ ਠੰਡੇ ਦੁੱਧ ਦੇ ਭਾਂਡੇ, ਇੱਥੋਂ ਤੱਕ ਗਰਾਮਾਂ ਵਿਚ ਤੋਲਿਆ ਮਿਰਚ ਮਸਾਲਾ ਵੀ. 
ਐਗਰੇਜ਼ੀ ਸਰਕਾਰ ਨੇ ਜ਼ਬਤ ਕਰ ਲਿਆ। ਜਿੱਥੇ ਇਹ ਜ਼ੁਲਮ-ਜਬਰ ਦੀ ਹੱਦ ਹੈ, ਉਥੇ ਇਹ ਕਮੀਨਗੀ ਦੀ ਹਾਸੋਂ- 
ਹੀਣੀ ਕਹਾਣੀ ਵੀ ਹੈ। “ਜਿਸ ਤਨ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ।” ਪਰ ਇਨ੍ਹਾਂ ਮਾਣ-ਮੱਤੇ 
ਸ਼ਹੀਦਾਂ ਨੂੰ ਤਾਂ ਪੀੜ ਹੁੰਦੀ ਹੀ ਨਹੀਂ ਸੀ ਕਿਉਂਕਿ ਇਹ ਤਾਂ ਆਪਣੇ ਗੁਰੂ ਦੇ ਲੜ ਲੱਗ ਕੇ ਗੁਰੂ ਵਿਚ ਲੀਨ ਹੋਣ 
ਨੂੰ ਤੜਪ ਰਹੇ ਸਨ। ਇਹ ਸੀ ਸ਼ਰਧਾ ਅਤੇ ਕੁਰਬਾਨੀ ਦਾ ਸਿਖ਼ਰ। 

ਜਦੋਂ ਅਸੀਂ ਇਹ ਵੇਖਦੇ ਹਾਂ ਕਿ ਇਹ ਕੁਰਬਾਨੀਆਂ ਅਤੇ ਜਾਨਾਂ ਦੇਸ਼ ਦੀ ਅਜ਼ਾਦੀ ਅਤੇ ਹਿੰਦੁਸਤਾਨੀ ਸਵੈ- 
ਮਾਣ ਲਈ ਵਾਰੀਆਂ ਗਈਆਂ, ਤਾਂ ਅਸੀਂ ਇਨ੍ਹਾਂ ਸ਼ਹੀਦਾਂ-ਪਰਵਾਨਿਆਂ ਨੂੰ ਛੋਟਾ ਕਰਕੇ ਕਿਉਂ ਦੇਖਦੇ ਹਾਂ ? ਇਹ 
'ਸ਼ਰੀਦ ਦੇਸ਼ ਤੋਂ ਕੁਰਬਾਨ ਰੋਏ ਅਤੇ ਦੇਸ਼ ਦੇ ਸ਼ਹੀਦ ਹਨ, ਨਿਰੇ ਕੂਕਿਆਂ ਦੇ ਨਹੀਂ। 

ਜਦ ਪੰਡਤ ਜਵਾਹਰ ਲਾਲ ਨਹਿਰੁ ਦਾ ਸਤਿਗੁਰ ਰਾਮ ਸਿੰਘ ਬਾਰੇ ਕਥਨ ਹੈ ਕਿ, “ਕਾਂਗਰਸ ਨੇ ਆਪ ਦੇ 


੦0੦1 €16ਘਹੂ ।0੦੧੦1॥1€1610॥)&30੦11.੮੦॥॥ 


“ਰਮਾਰੇ ਦੇਸ਼ ਮੇਂ ਮਹਾਤਮਾ ਗਾਂਧੀ ਨੇ ਜੋ ਅਸਹਿਯੋਗ ਇਤਨੇ ਜੋਰ ਸੇ ਚਲਾਇਆ, ਉਸ ਕਾ ਗੁਰੂ ਰਾਮ ਸਿੰਘ ਨੇ 
ਪਚਾਸ ਬਰਸ ਪੂਰਵ ਹੀ ਨਾਮਧਾਰੀਓਂ ਮੇਂ ਪਰਚਾਰ ਕੀਆ ਥਾ” ਅਤੇ ਨੋਬਲ ਲਾਰੀਏਟ ਰਾਵਿੰਦਰ ਨਾਥ ਟੈਗੋਰ 
ਵਰਗੇ ਪੂਜਨੀਕ ਹਿੰਦੁਸਤਾਨੀ ਵੀ ਮੈਨਦੇ ਹਨ ਕਿ “ਵੱਖੀਆਂ ਦੀਆਂ ਪਸਲੀਆਂ ਬਾਲਕੇ ਕੂਕਿਆਂ ਨੇ ਉਹ ਸ਼ਮ੍ਹਾਂ 
ਜਲਾਈ ਰੱਖੀ ਜਿਸ ਦੇ ਸਿੱਟੇ ਵਜੋਂ ਅਮਨ, ਅਜ਼ਾਦੀ, ਜਮਹੂਰੀਅਤ ਤੇ ਸਾਂਝੀਵਾਲਤਾ ਨੂੰ ਨੂਰੀ ਲੋਅ ਤੇ ਰੁਸ਼ਨਾਈ 
ਪ੍ਰਾਪਤ ਹੋਈ,” ਤਾਂ ਅਹਿੰਸਕ ਨਾ-ਮਿਲਵਰਤਨ ਦਾ ਨਿਰਮਾਤਾ ਸਤਿਗੁਰੂ ਰਾਮ ਸਿੰਘ ਅਤੇ ਕੂਕੇ ਸਿੱਖਾਂ ਨੂੰ ਕਿਉ' 
ਨਹੀਂ ਉਸ ਸ਼ਿੱਦਤ ਨਾਲ ਕਬੂਲਿਆ ਜਾਂਦਾ, ਜਿੰਨੀਂ ਸ਼ਿੱਦਤ ਨਾਲ ਮਹਾਤਮਾ ਗਾਂਧੀ ਨੂੰ ਕਬੂਲਿਆ ਜਾਂਦਾ ਹੈ। 
ਬਦੇਸ਼ੀ ਵਸਤੂਆਂ ਦਾ ਬਾਈਕਾਟ, ਅੰਗ੍ਰੇਜ਼ ਸਰਕਾਰ ਦੀ ਨੌਕਰੀ, ਸਕੂਲ, ਅਦਾਲਤਾਂ, ਰੇਲ, ਤਾਰ ਅਤੇ ਡਾਕ 
ਆਦਿ ਦਾ ਬਾਈਕਾਟ ਅਤੇ ਉਸ ਦੀ ਥਾਂਓਂ ਆਪਣਾ ਹੀ ਸਾਰਾ ਤਾਣਾ-ਬਾਣਾ ਸਥਾਪਤ ਕਰਨਾ, ਇਹ ਸ੍ਰੀ 
ਸਤਿਗੁਰੂ ਰਾਮ ਸਿੰਘ ਦੀ ਚਲਾਈ ਲਹਿਰ ਹੀ ਤਾਂ ਪੈਜਾਹ ਸਾਲ ਮਗਰੋਂ ਮਹਾਤਮਾ ਗਾਂਧੀ ਦੀ ਮਾਰਗ ਦਰਸ਼ਕ ਬਣੀ। 
ਫਿਰ ਕਿਉਂ ਨਾ ਸਤਿਗੁਰੂ ਰਾਮ ਸਿੰਘ ਨੂੰ ਦੇਸ਼ ਦਾ ਦਾਦਾ ਮੈਨਿਆ ਜਾਏ ਅਤੇ ਕੂਕੇ ਸਿੰਘ ਸ਼ਹੀਦਾਂ ਅਤੇ ਅਜ਼ਾਦੀ 
ਦੇ ਪਰਵਾਨਿਆਂ ਨੂੰ ਦੇਸ਼ ਪੱਧਰ ਦੀ ਮਾਨਤਾ ਕਿਉਂ ਨਾ ਦਿੱਤੀ ਜਾਏ ? ਇਨ੍ਹਾਂ ਸਵਾਲਾਂ ਦਾ ਜਵਾਬ ਤਾਂ ਅਜੋਕੇ 
ਸਿਆਸੀ ਆਗੂ ਹੀ ਦੇ ਸਕਦੇ ਹਨ। ਪਰ ਮਨ ਨੂੰ ਠੇਸ ਵੱਜਦੀ ਹੈ ਜਦੋਂ ਇਨ੍ਹਾਂ ਪਰਵਾਨਿਆਂ ਦੇ ਸ਼ਹੀਦੀ ਦਿਵਸ 
ਸਿਰਫ ਕੂਕੇ ਸਿੰਘ ਹੀ ਮਨਾਂਦੇ ਨੇ ਤੇ ਬਾਕੀ ਦੇ ਦੇਸ਼ ਵਾਸੀਆਂ, ਖਾਸ ਕਰਕੇ ਸਿਆਸੀ ਆਗੂਆਂ ਦੇ ਕੰਨਾ 'ਤੇ ਜੂੰ 
ਨਹੀਂ ਸਰਕਦੀ। 

ਸੂਬਾ ਸੁਰਿੰਦਰ ਕੌਰ ਦੀ ਕੀ ਤਾਰੀਫ਼ ਕਰਾਂ। ਇਹ ਤਾਂ ਨਾਮਧਾਰੀ ਪੈਥ ਦੀ ਇਕ ਅਨਮੋਲ ਰਤਨ ਹੈ, ਜਿਸ ਨੇ 
ਇਕ ਨਹੀਂ ਕਈ ਖੋਜ ਭਰਪੂਰ ਅਤੇ ਗੁਰੂ ਸ਼ਰਧਾ ਵਿਚ ਡੁੱਬ ਕੇ ਲਿਖਤਾਂ ਪੂਰੀਆਂ ਕੀਤੀਆਂ ਹਨ। ਇਹ ਕਿਤਾਬ 
ਐਵੇਂ ਕਿਆਸਾਂ, ਖਿਆਲਾਂ ਅਤੇ ਸੁਣੀਆਂ-ਸੁਣਾਈਆਂ ਕਹਾਣੀਆਂ ਦੀ ਕਿਤਾਬ ਨਹੀਂ ਸਗੋਂ ਇਕ ਖੋਜ ਆਧਾਰਤ 
ਕੰਮ ਹੈ, ਜੋ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ਸੀ। ਇਹ ਕਿਤਾਬ ਖੁੱਭ ਕੇ ਪੜ੍ਹਨਯੋਗ ਹੈ ਤੇ ਹਮੇਸ਼ਾ ਵਾਸਤੇ ਮਨ 
ਵਿਚ ਵਸਾਉਣ ਵਾਲੀ ਦਾਸਤਾਨ ਨੂੰ ਉਜਾਗਰ ਕਰਦੀ ਹੈ। ਮੈਂ ਜਿੱਥੇ ਸੂਥਾ ਸੁਰਿੰਦਰ ਕੌਰ ਨੂੰ ਇਸ ਕਾਮਯਾਬ 
ਲਿਖਤ ਦੀ ਵਧਾਈ ਦਿੰਦਾ ਹਾਂ ਉਥੇ ਨਾਲ ਹੀ ਅਰਦਾਸ ਕਰਦਾ ਹਾਂ ਕਿ ਸਤਿਗੁਰੂ ਇਨ੍ਹਾਂ ਨੂੰ ਹੋਰ ਸ਼ਰਧਾ, ਆਪਣੇ 
ਚਰਨਾਂ ਦਾ ਪਿਆਰ ਅਤੇ ਸਮਰੱਥਾ ਬਖ਼ਸ਼ੇ ਤਾਂ ਕਿ ਇਨ੍ਹਾਂ ਦੀ ਸਾਫ਼ ਸੁਥਰੀ ਕਲਮ ਇਸੇ ਤਰ੍ਹਾਂ ਚਲਦੀ ਰਹੇ। 


ਮਿਤੀ :- 5 ਸਤੌਬਰ 2007 ਸਰਦਾਰਾ ਸਿੰਘ ਜੌਹਲ 
ਲੁਧਿਆਣਾ। 


੧੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


“ਇਉਂ' ਰੱਖ ਵਖਾਈ ਕੂਕਿਆਂ” 


“ਸੀਸ ਦੀਏ ਅਰੁ ਸੀ ਨ ਕਰੀ ਜਿਨ 
ਸਿਖਨ ਤਾਹਿ ਕੋ ਮੈਂ ਬਲਿਹਾਰੀ। 
ਗੋ ਹਿਤ ਗੋਇ ਤਨੀ ਸਹਿ ਕਰ 
ਜਿਨ ਬੱਚੜ ਮਾਰ ਕੇ ਧੇਨ ਉਭਾਰੀ। 
ਤੇ ਸਿਖ ਵਾ ਗੁਰ ਕੇਹਰ ਰਾਮ ਸੌ; 
ਧਿਆਨ ਮਰਗਿੰਦ ਕਰੋ ਤ ਜੁਹਾਰੀ। 
ਗੋਇ ਗਰੀਬਨ ਪਾਲਨ ਕੇ ਹਿਤ 
ਰਾਮ ਮਰਰਿੰਦ ਆਯੋ ਤਨੁ ਧਾਰੀ!” 


ਬ੍ਜ ਭਾਸ਼ਾ ਕਾਵਿ ਵਿਚ ਸੀ ਸਤਿਗੁਰੂ ਰਾਮ ਸਿੰਘ ਜੀ ਅਤੇ ਉਹਨਾਂ ਦੁਆਰਾ ਸਾਜੇ ਨਾਮਧਾਰੀ ਜਾਂ ਕੂਕਾ 
ਪੋਥ ਦਾ ਭਾਈ ਧਿਆਨ ਸਿੰਘ ਕਾਦਰਾਬਾਦੀ ਨੇ ਬੜਾ ਸਜੀਵ ਚਿਤਰਣ ਕੀਤਾ ਹੈ। ਉਪਰੋਕਤ ਸਵੱਈਏ ਵਿਚ 
ਉਹ ਨਾਮਧਾਰੀ ਸ਼ਹੀਦਾਂ ਨੂੰ ਆਪਣੇ ਦਿਲ ਦੀਆਂ ਗਹਿਰਾਈਆਂ ਵਿਚੋਂ ਕਾਵਿਕ ਅਨੁਭੂਤੀ ਦੁਆਰਾ ਸ਼ਰਧਾ ਪੁਸ਼ਪ 
ਭੇਟ ਕਰਦੇ ਹਨ। ਨਵੇਂ ਯੁੱਗ ਦੇ ਪਾਠਕਾਂ ਲਈ ਅਸੀਂ ਇਸ ਸਵੱਈਏ ਦਾ ਸਰਲ ਪੰਜਾਬੀ ਵਿਚ ਇਉਂ' ਅਨੁਵਾਦ 
ਵੀ ਕਰ ਸਕਦੇ ਹਾਂ - “ਆਪਣੇ ਸਿਰ ਦੇਣ ਲੱਗਿਆਂ ਜਿਹਨਾਂ ਨੇ ਮੁੱਖੋਂ ਸੀ ਵੀ ਨਹੀਂ ਨਿਕਲਣ ਦਿੱਤੀ ਐਸੇ ਸਿੱਖਾਂ 
ਦੇ ਮੈਂ ਵਾਰਨੇ ਜਾਂਦਾ ਹਾਂ। ਗਊਆਂ ਵਾਸਤੇ ਵੱਡੀ ਬਿਪਤਾ ਆਪਣੇ ਸਰੀਰਾਂ 'ਤੇ ਬਰਦਾਸ਼ਤ ਕਰਕੇ ਉਹਨਾਂ ਨੇ 
ਗੁਰੂ ਸਤਿਗੁਰੂ ਰਾਮ ਸਿੰਘ ਜੀ ਨੂੰ (ਕਵੀ) ਧਿਆਨ ਸਿੰਘ ਬਾਰ-ਬਾਰ ਸਿਰ ਬੁਕਾਉਂਦਾ ਹੈ। (ਕਵੀ ਦੇ ਮੁਤਾਬਿਕ) 
ਸਤਿਗੁਰੂ ਰਾਮ ਸਿੰਘ ਜੀ ਮਨੁੱਖੀ ਜਾਮੇ ਵਿਚ ਆਏ ਹੀ ਗਊ-ਗਰੀਬ ਦੀ ਰੱਖਿਆ ਕਰਨ ਵਾਸਤੇ ਸਨ।” 

ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਵੀ ਆਪਣੇ ਰੀਕਾਰਡ ਹੋਏ ਉਪਦੇਸ਼ਾਂ ਵਿਚ ਫ਼ਰਮਾਉਂਦੇ ਹਨ ਕਿ ਗੁਰੂ ਨੂੰ 
ਸਦਾ “ਗ਼ਰੀਬ ਨਿਵਾਜ਼” ਹੀ ਆਖਿਆ ਜਾਂਦਾ ਹੈ। ਗਊ ਅਤੇ ਗ਼ਰੀਬ ਸਾਡੇ ਦੇਸ਼ ਦੀ ਬਹੁ ਗਿਣਤੀ ਪੀੜਤ 
ਲੁਕਾਈ ਦੇ ਪ੍ਰਤੀਨਿਧ ਪਾਤਰ ਹਨ ਜੋ ਸਦੀਆਂ ਤੋਂ ਆਪਣੀ ਬੰਦ ਖਲਾਸੀ ਵਾਸਤੇ ਕਿਸੇ ਮੁਕਤੀ ਦਾਤੇ ਦੀ ਉਡੀਕ 
ਵਿਚ ਰਹਿੰਦੇ ਹਨ। ਅਜਿਹੇ ਹੀ ਇਕ ਮੁਕਤੀ-ਦਾਤੇ ਯੁੱਗ ਨਾਇਕ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਹਨ, ਜਿਹਨਾਂ 
ਨੇ ਭਾਰਤ ਭੂਮੀ ਦੀ ਪੀੜਿਤ ਸ਼ੋਸ਼ਿਤ ਵੱਸੋਂ ਦੀਆਂ ਕੁਰਲਾਹਟ ਭਰੀਆਂ ਪੁਕਾਰਾਂ ਨੂੰ ਹੁੰਗਾਰਾ ਭਰ ਕੇ, ਸਰੀ ਗੁਰੂ 
ਨਾਨਕ ਦੇਵ ਜੀ ਅਤੇ ਸ੍ਰੀ ਗੁਰੂ ਗੋਬਿਦ ਸਿੰਘ ਜੀ ਦੀਆਂ, ਸਿੱਖ ਅਤੇ ਖ਼ਾਲਸੇ ਦੀਆਂ ਅਲੋਪ ਹੋ ਰਹੀਆਂ ਰਹ 


“ਕੂਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 16 


੦੦0੦1 €16॥ਘਹੂ ੧੦॥੧੦॥1€1610॥)&30੦11.੮੦॥॥ 


ਗੋਤਾਂ, ਮਾਨਤਾਵਾਂ ਅਤੇ ਸਿਧਾਤਾਂ ਨੂੰ ਮੁੜ ਪ੍ਚਲਿਤ ਕਰਕੇ ਨਾਮਧਾਰੀ ਸੈਤ ਖ਼ਾਲਸਾ ਦੀ ਪੁਨਰ ਸਿਰਜਨਾ ਦਾ 
ਝੰਡਾ ਝੁਲਾ ਦਿੱਤਾ ਜਿਸ 'ਤੇ ਬਰਤਾਨਵੀ ਬਸਤੀਵਾਦੀ ਹਾਕਮ ਅਤੇ ਉਹਨਾਂ ਦੇ ਹੱਥ ਠੋਕੇ ਸਿੱਖ ਤਖ਼ਤਾਂ ਦੇ 
ਪੁਜਾਰੀ, ਰਾਜੇ ਰਜਵਾੜੇ, ਅਤੇ ਹੋਰ ਉਭਰ ਰਿਹਾ ਨਵ ਧਨੀ ਵਰਗ ਆਪ ਦੇ ਖਿਲਾਫ਼ ਹੋ ਗਿਆ ਅਤੇ ਅਗ੍ਜ਼ਾਂ 
ਨੂੰ ਐਦਰਖਾਤੇ ਸੁਚੇਤ ਕਰਨ ਲੱਗ ਪਏ ਕਿ ਕੂਕਿਆਂ ਦੀ ਵਧਦੀ ਸ਼ਕਤੀ, ਤੁਹਾਡੇ ਰਾਜ ਦੀ ਸਲਾਮਤੀ ਲਈ ਭਾਰੀ 
ਖ਼ਤਰਾ ਹੈ। ਉਸ ਵੇਲੇ ਦੇ ਸਾਡੇ ਲੋਕ ਗੀਤਾਂ ਨੇ ਵੀ, ਕੂਕਾ ਲਹਿਰ ਦੇ ਐਤਿਮ ਨਿਸ਼ਾਨੇ, ਪੈਜਾਬ ਵਿਚ ਆਪਣਾ 
ਸੁਤੰਤਰ ਰਾਜ ਕਾਇਮ ਕਰਨ ਨੂੰ ਇਉ' ਚੇਤਿਆਂ ਵਿਚ ਸਮੋਇਆ ਹੈ - 
“ਮੱਤ ਗਈ ਰਾਜਿਆਂ ਦੀ ਮਾਰੀ, 
ਰਾਜ ਲੈ ਕੇ ਮਾਲਵੇ ਦਾ। 
ਖੋਹ ਲੈਣ ਨਾ ਰਾਜ ਇਹ ਸਾਡਾ 
ਡਰ ਗਏ ਕੂਕਿਆਂ ਤੋਂ।” 


ਵੈਸਾਖੀ 1857 ਈ. ਤੋਂ ਸ਼ੁਰੂ ਹੋਇਆ ਇਹ ਐਦੋਲਨ, ਸਮਾਜ ਸੁਧਾਰ, ਨਾਰੀ ਮੁਕਤੀ ਆਦਿ ਕਈ ਪੜਾਅ 
ਲੰਘਦਾ ਹੋਇਆ, ਬਰਤਾਨਵੀ ਵਸਤਾਂ ਅਤੇ ਸੰਸਥਾਵਾਂ ਦੇ ਬਾਈਕਾਟ ਤੋਂ ਅਸਹਿਯੋਗ ਐਦੋਲਨ ਅਤੇ ਸਥਾਨਕ 
ਸਰੋ ਸ਼ਾਸ਼ਨ 'ਤੇ ਜੋਰ ਦਿੰਦਾ ਹੋਇਆ, ਗੁਆਂਢੀ ਦੇਸ਼ਾਂ ਨੇਪਾਲ, ਰੂਸ, ਅਫਗਾਨਿਸਤਾਨ ਆਦਿ ਨਾਲ ਮਿੱਤਰਤਾ 
ਪੂਰਨ ਸੈਥੈਧ ਸਥਾਪਿਤ ਕਰਦਾ ਹੋਇਆ, ਉੱਤਰ ਅਤੇ ਮੱਧ ਭਾਰਤ ਦੀਆਂ ਕਈ ਰਿਆਸਤਾਂ ਜੰਮੂ-ਕਸ਼ਮੀਰ, 
ਅਵਧ ਆਦਿ ਨਾਲ ਕੂਟਨੀਤਿਕ ਸੋਬਧ ਕਾਇਮ ਕਰਦਿਆਂ ਜਦੋਂ 1871 ਈ. ਵਿਚ ਪੁੱਜਦਾ ਹੈ ਤਾਂ ਜਿਵੇਂ ਕਿ 
ਦਵੈਦਤਾਮਕ ਭੌਤਿਕਵਾਦ ਦਾ ਇਕ ਕਾਨੂੰਨ ਹੈ, ਲੱਖਾਂ ਦੀ ਗਿਣਤੀ ਵਿਚ ਲਹਿਰ ਦੇ ਫੈਲ ਜਾਣ ਨਾਲ ਮਿਕਦ- 
`ਰੀ ਤਬਦੀਲੀ, ਸਿਫ਼ਤੀ ਤਬਦੀਲੀ ਵਿਚ ਬਦਲ ਗਈ। ਨਾਮਧਾਰੀ ਸਿੰਘਾਂ ਨੇ ਗਊ ਭਖਸ਼ਕ ਐਗਰੇਜ਼ ਹਾਕਮਾਂ 
ਦੀ ਸ਼ਹਿ ਤੋਂ ਖੋਹਲੇ ਬੁੱਚੜਖਾਨਿਆਂ 'ਤੇ ਤਾਬੜ ਤੋੜ ਹਮਲੇ ਬੋਲ ਦਿੱਤੇ। ਇਹ ਘਟਨਾਵਾਂ ਐਮ੍ਤਸਰ, ਰਾਇਕੋਟ, 
ਮੋਰਿੰਡਾ ਵਿਚ ਇਸੇ ਸਾਲ ਵਾਪਰੀਆਂ। ਸ਼ਿਮਲੇ ਤੱਕ ਦੇ ਬੱਚੜਖਾਨਿਆਂ ਦਾ ਸਫ਼ਾਇਆ ਨਾਮਧਾਰੀ ਸਿੰਘਾਂ ਦੇ 
ਏਜੰਡੇ 'ਤੇ ਸੀ। ਅਤੇ ਫਿਰ ਅਗਲੇ ਸਾਲ 1872 ਈ. ਦੇ ਚੜ੍ਹਦਿਆਂ ਹੀ ਪਹਿਲਾ ਮਲੌਂਦ ਹਥਿਆਰਾਂ ਲਈ ਹਮਲਾ 
ਅਤੇ ਫਿਰ ਮਲੇਰਕੋਟਲੇ ਦੇ ਮੁਹੱਲਿਆਂ ਵਿਚ ਬੁੱਚੜਾਂ ਅਤੇ ਉਹਨਾਂ ਦੀ ਮਦਦ 'ਤੇ ਆਈ ਰਿਆਸਤੀ ਪੁਲਿਸ ਫੌਜ 
ਤੇ ਹੋਰ ਜਨਤਾ ਨਾਲ ਗਹਿਗੱਚ ਲੜਾਈ। ਫਿਰ 17-18 ਜਨਵਰੀ ਦਾ ਕੋਟਲੇ ਦੇ ਰੱਕੜ ਵਿਚ ਸਿੰਘਾਂ ਦਾ ਤੋਪਾਂ 
ਨਾਲ ਤੂੰਬਾ ਤੂੰਬਾ ਕਰ ਕੇ ਉਡਾਇਆ ਜਾਣਾ। ਸਤਿਗੁਰੂ ਰਾਮ ਸਿੰਘ ਜੀ ਅਤੇ ਉਹਹਨ੍ਹਾਂ ਦੇ ਪ੍ਰਮੱਖ ਸੂਬਿਆਂ ਦਾ ਦੇਸ਼ 
ਨਿਕਾਲਾ, ਇਸ ਗਊ ਗ਼ਰੀਬ ਦੀ ਰੱਖਿਆ ਦੀ ਨੀਤੀ ਨਾਲ ਹੀ ਜੁੜਿਆ ਹੈ। 

ਕੁਝ ਵਿਦਵਾਨ ਬੁੱਚੜ ਬੱਧ ਦੀਆਂ ਘਟਨਾਵਾਂ ਕਾਰਨ ਕੂਕਾ ਲਹਿਰ ਦੇ ਖਾਸੇ ਨੂੰ ਸਮਝਣ ਵਿਚ ਟਪਲਾ ਖਾ 
ਜਾਂਦੇ ਹਨ ਅਤੇ ਇਸ ਐਦੋਲਨ ਨੂੰ ਜੋ ਬਸਤੀਵਾਦ ਵਿਰੋਧੀ, ਜਗੀਰਦਾਰੀ ਵਿਰੋਧੀ, ਮਜ਼ਦੂਰਾਂ ਕਿਸਾਨਾਂ, ਸਾਬਕਾ 
ਸੈਨਿਕਾਂ ਅਤੇ ਦਸਤਕਾਰਾਂ ਦੀ ਸੈਮਿਲਤ ਸ਼ਕਤੀ 'ਤੇ ਉਸੱਰੀ ਇਕ ਵਿਸ਼ਾਲ ਲੋਕ ਲਹਿਰ ਸੀ, ਇਸਨੂੰ 
ਸੰਪ੍ਦਾਇਕਤਾ ਦੇ ਘੇਰੇ ਵਿਚ ਰੱਖ ਕੇ ਨਿਰਖਣ ਪਰਖਣ ਲੱਗ ਪੈਂਦੇ ਹਨ। ਗਊ ਪੈਜਾਬ ਦੀ ਆਰਥਿਕਤਾ ਦਾ ਧੁਰਾ 
ਸੀ ਅਤੇ ਇਸ ਧਰਤੀ ਦਾ ਪੁਰਾਤਨ ਜੀਵ ਸੀ। ਮੱਝ ਤਾਂ ਮੱਧ-ਏਸ਼ੀਆ ਤੋਂ ਆਰੀਅਨ ਲੈ ਕੇ ਆਏ ਸਨ। ਖੇਤੀ 
ਲਈ ਬੈਲਾਂ ਦੀ ਬਹੁਤ ਮਹੱਤਤਾ ਸੀ। ਸਿਆਲਕੋਟ, ਗੁਰਦਾਸਪੁਰ, ਸ਼ੇਖੂਪੁਰਾ, ਗੁਜੱਰਾਂਵਾਲਾ ਆਦਿ ਜਿਹਨਾਂ 
ਜ਼ਿਲ੍ਹਿਆਂ ਦੇ ਕਿਸਾਨ ਝੋਂਟੇ ਵਾਹੁੰਦੇ ਸਨ, ਉਹ ਬੈਲਾਂ ਦੀ ਵਾਹੀ ਵਾਲੇ ਜ਼ਿਲ੍ਹਿਆਂ ਦੇ ਕਿਸਾਨਾਂ ਤੋਂ ਬਹੁਤ ਪਛੜ 


ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ # 17 


੦੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਗਏ ਸਨ। ਤਕਰੀਬਨ 65 ਵਰ੍ਹੇ ਪੰਜਾਬ ਵਿਚ ਮਹਾਰਾਜਾ ਰਣਜੀਤ ਸਿੰਘ ਜਾਂ ਸਿੱਖ ਮਿਸਲਾਂ ਦਾ ਰਾਜ ਰਹਿਣ 
ਕਾਰਨ, ਪੋਜਾਬੀ ਮੁਸਲਮਾਨ ਦੇ ਭੋਜਨ ਵਿਚੋਂ ਵੀ ਗਊ ਮਾਸ ਮਨਲ਼ੀ ਹੋ ਚੁੱਕਾ ਸੀ। ਮਹਾਰਾਜਾ ਰਣਜੀਤ ਸਿੰਘ 
ਦਾ ਐਗ੍ਰੇਜ਼ਾਂ ਨਾਲ ਅਹਿਦ ਸੀ ਕਿ ਜੇ ਕਦੇ ਗੋਰਾ-ਫੌਜ ਕਾਬਲ ਵਗੈਰਾ ਵੱਲ ਜਾਣ ਲਈ ਪੰਜਾਬ ਵਿਚੋਂ ਲੰਘੇਗੀ 
ਤਾਂ ਪੈਜ ਦਰਿਆਵਾਂ ਦੀ ਧਰਤੀ 'ਤੇ ਉਹ ਗਊ ਘਾਤ ਨਹੀਂ ਕਰਨਗੇ। ਨਾਬਾਲਿਗ ਮਹਾਰਾਜੇ ਦਲੀਪ ਸਿੰਘ ਦੇ 
ਰਾਜ ਸਮੇਂ, ਜੋ ਵੈਸੇ ਕੌਪਨੀ ਦੀ ਸੱਤਾ ਹੇਠ ਆ ਚੁੱਕਾ ਸੀ, ਐਗ੍ਰੇਜ਼ ਰੈਜੀਡੈਂਟ ਨੇ ਤਾਂਬੇ ਦੇ ਪੱਤਰਿਆਂ 'ਤੇ ਇਹ 
ਹੁਕਮ ਉਕਰਵਾ ਕੇ ਸੈਨ 1845 ਜਾਂ 46 ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਲਗਵਾਇਆ ਸੀ ਕਿ ਐਮਿ੍‌ਤਸਰ ਵਿਚ 
ਗਊ ਬੱਧ ਨਹੀਂ ਹੋਵੇਗਾ। ਪਰ ਮਾਰਚ 1849 ਈ. ਵਿਚ ਜਦੋਂ ਲਾਹੌਰ ਦੇ ਸ਼ਾਹੀ ਕਿਲ੍ਹੇ ਤੋਂ ਸਾਂਝੇ ਪੋਜਾਬੀ ਰਾਜ ਦਾ 
ਚਿੰਨ੍ਹ ਖ਼ਾਲਸਈ ਨਿਸ਼ਾਨ ਉਤਾਰ ਕੇ ਯੂਨੀਅਨ ਜੈਕ ਝੁਲਾ ਦਿੱਤਾ ਗਿਆ, ਤਾਂ ਕੁਝ ਸਮੇ ਬਾਅਦ ਹੀ ਅੰਮ੍ਰਿਤਸਰ 
ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿਚ ਗਊ ਬੱਧ ਹੋਣ ਲੱਗ ਪਿਆ। ਜਦੋਂ ਹੁਣ ਹਾਕਮਾਂ ਨੂੰ ਪੁਰਾਣੀ ਲਿਖਤ ਚੇਤੇ 
ਕਰਵਾਈ ਤਾਂ ਉਹਨਾਂ ਦਾ ਜੁਆਬ ਸੀ, ਉਸ ਸਮੇਂ ਪੋਜਾਬ 'ਤੇ ਤੁਹਾਡਾ ਰਾਜ ਸੀ, ਹੁਣ ਅਗ੍ਜ਼ਾਂ ਦਾ ਰਾਜ ਹੈ। 
ਐਗ੍ਰੇਜ਼ ਬਹੁਤ ਨਿਆਂ ਪਸੰਦ ਕੌਮ ਹੈ ਅਤੇ ਉਹ ਇਕ ਗੁਆਂਢੀ ਨੂੰ ਦੂਜੇ ਗੁਆਂਢੀ ਦੇ ਧਾਰਮਿਕ ਅਧਿਕਾਰਾਂ ਵਿਚ 
ਦਖਲ ਦੇਣ ਦੀ ਖੁੱਲ੍ਹ ਨਹੀਂ ਦੇ ਸਕਦੀ। ਇਸ ਦਾ ਭਾਵ ਇਹ ਸੀ ਕਿ ਮੁਸਲਮਾਨ ਭਾਈਚਾਰਾ ਹੁਣ ਗਊ ਮਾਸ 
ਵਰਤ ਸਕਦਾ ਹੈ। ਇਸ ਨੂੰ ਵਰਤਣ ਲਈ ਗਊਘਾਤ ਕਰ ਸਕਦਾ ਹੈ। ਸ਼ਹਿਰਾਂ ਵਿਚ ਤੁਰ ਫਿਰ ਕੇ ਗਊ ਮਾਸ ਵੇਚ 
ਵੀ ਸਕਦੇ ਹਨ। ਬਹਾਨਾਂ ਮੁਸਲਮਾਨਾਂ ਦੇ ਅਧਿਕਾਰਾਂ ਦਾ ਸੀ, ਲੋੜ ਐਗ੍ਰੇਜ਼ ਸਿਵਲੀਅਨ ਅਤੇ ਫੌਜੀ ਵੱਸੋਂ ਲਈ 
ਗਊ ਮਾਸ ਖਾਣ ਲਈ ਆਪਣੀ ਸੀ। ਦੂਸਰਾ ਮਕਸਦ ਇਹ ਸੀ ਕਿ ਗਊ ਦੇ ਸੁਆਲ 'ਤੇ ਹਿੰਦੂ, ਸਿੱਖ-ਮੁਸਲਿਮ 
ਵਸੋਂ ਵਿਚ ਤਣਾਉ ਪੈਦਾ ਕਰਕੇ, ਫਿਰਕਾਪ੍ਰਸਤੀ ਉਭਾਰਨੀ, ਕੌਮੀ ਏਕਤਾ ਛਿੰਨ ਭਿੰਨ ਕਰਨੀ ਅਤੇ ਆਪਣੇ ਰਾਜ 
ਦੀ ਉਮਰ ਲੰਮੀ ਕਰਨੀ। ਕੌਮੀ ਐਦੋਲਨ ਅਗਵਾਹ ਹੈ, ਜਦੋਂ ਜਦੋਂ ਵੀ ਜਨਤਾ ਵਿਦੇਸ਼ੀਆਂ ਵਿਰੁੱਧ ਇਕ ਜੁੱਟ 
ਹੁੰਦੀ ਫਿਰਕੂ ਲਕੀਰਾਂ ਮੱਧਮ ਪੈ ਜਾਂਦੀਆਂ ਅਤੇ ਜਦੋਂ ਜਦੋਂ ਵੀ ਕੌਮੀ ਉਭਾਰ ਮੱਠਾ ਪੈਂਦਾ ਰਿਹਾ ਜਿਹਾ ਕਿ 
1972-23 ਈ. ਵਿਚ ਚੌਰੀ ਚੌਰਾ ਦੇ ਬਹਾਨੇ ਗਾਂਧੀ ਜੀ ਵੱਲੋਂ ਐਦੋਲਨ ਵਾਪਸ ਲੈਣ ਸਮੇਂ ਫਿਰਕੂ ਨਾਗ ਫੈਨ 
ਚੁਕ ਲੈਂਦਾ ਅਤੇ ਸਾਰੇ ਦੇਸ਼ ਵਿਚ ਧਾਰਮਿਕ ਫਿਰਕਿਆਂ ਵਿਚਾਲੇ ਦੋਗੇ ਸ਼ੁਰੂ ਹੋਦੇ। ਐਗ੍ਰੇਜ਼ ਹਾਕਮਾਂ ਦੀ ਇਸ ਚਾਲ 
ਨੂੰ ਕੂਕੇ ਬੀਰਾਂ ਨੇ ਨੰਗਿਆਂ ਕਰਨ ਵਾਸਤੇ ਹੀ ਬੁੱਚੜਖਾਨਿਆਂ `ਤੇ ਹੱਲੇ ਬੋਲਣ ਦਾ ਵਿਆਪਕ ਕਾਰਜ ਕਰਮ 
ਉਲੀਕ ਲਿਆ। ਇਹ ਆਮ ਮੁਸਲਮਾਨਾਂ ਵਿਰੁੱਧ ਨਾਂ ਹੋਕੇ ਐਗ੍ਰੇਜ਼ ਸਰਕਾਰ ਦੀ 'ਪਾੜੋ ਤੇ ਰਾਜ ਕਰੋ” ਦੀ ਨੀਤੀ 
ਦੇ ਵਿਰੁੱਧ ਹਥਿਆਰਬੰਦ ਕੂਕਾ ਵਿਦਰੋਹ ਸੀ। ਦੇਸ਼ ਦੇ ਮੁਕਤੀ ਸੈਗਰਾਮ ਦਾ ਇਕ ਅਹਿਮ ਬਾਬ ਸੀ। ਇਹਨਾਂ 
ਘਟਨਾਵਾਂ ਨੂੰ ਇਸੇ ਪਰਿਪੇਖ ਵਿਚ ਰੱਖ ਕੇ ਵਿਚਾਰਨ ਦੀ ਅਸੀਂ ਇਤਿਹਾਸਕਾਰਾਂ ਅਤੇ ਆਮ ਪਾਠਕਾਂ ਨੂੰ ਬੇਨਤੀ 
ਕਰਦੇ ਹਾਂ 

ਹੁਣ ਸ਼ਰੂ ਹੁੰਦਾ ਹੈ ਕੂਕੇ ਬਹਾਦਰਾਂ ਦਾ ਮੌਤ ਨਾਲ ਮਜ਼ਾਖਾਂ ਕਰਨ ਦਾ, ਪੰਜਾਬ ਦੀ ਬੀਰ ਪਰੋਪਰਾ ਵਿਚ ਨਿੱਗਰ 
ਵਾਧਾ ਕਰਨ ਵਾਲਾ, ਸ਼ਾਨਦਾਰ ਅਧਿਆਇ। ਪ੍ਰਸਿੱਧ ਇਤਿਹਾਸਕਾਰ ਡਾ. ਫੌਜਾ ਸਿੰਘ ਬਾਜਵਾ ਦੇ ਸ਼ਬਦਾਂ ਵਿਚ 
“ਉਹ ਸੂਰਮਿਆਂ ਵਾਂਗ ਹਮਲਾਵਰ ਹੋਏ, ਸੂਰਮਿਆਂ ਵਾਂਗ ਜੂਝੇ, ਸੂਰਮਿਆਂ ਵਾਂਗ ਹੀ ਪਿਛਾਂਹ ਪਰਤੇ ਅਤੇ 
ਸੂਰਮਿਆਂ ਵਾਂਗ ਹੀ ਉਹਨਾਂ ਨੇ ਮੌਤ ਲਾੜੀ ਦਾ ਵਰਣ ਕੀਤਾ।” ਇਹ ਸਾਰੇ ਹੀ ਸ਼ਹੀਦ ਜਿਸ ਦਿ੍‌ੜਤਾ, ਦਲੇਰੀ 
ਅਤੇ ਆਤਮ ਵਿਸ਼ਵਾਸ਼ ਨਾਲ ਫਾਂਸੀ ਦੇ ਫੈਧੇ ਜਾਂ ਤੋਪਾਂ ਦੇ ਗੋਲੇ ਜਾਂ ਦੇਸ਼ ਨਿਕਾਲੇ ਵਾਲੀ ਸੁਆਰੀ ਵੱਲ ਵਧੇ, 
ਉਸ ਨੇ ਵੇਲੇ ਦੇ ਹਾਕਮਾਂ ਅਤੇ ਉਹਨਾਂ ਦੇ ਕੱਟੜ ਦੁਸ਼ਮਣਾਂ ਨੂੰ ਵੀ ਮੋਹ ਵਿਚ ਉਂਗਲਾਂ ਪਾਉਣ ਲਈ ਮਜ਼ਬੂਰ ਕਰ 
ਦਿੱਤਾ। ਵਾਰਕਾਰ ਹਰਸਾ ਸਿੰਘ ਚਾਤਰ ਦੇ ਸ਼ਬਦਾਂ ਦੀ ਅਗਵਾਹੀ ਕੁਥਾਂ ਨਹੀਂ ਹੋਏਗੀ - 

“ਇਉ' ਰੱਖ ਵਿਖਾਈ ਕੂਕਿਆਂ, ਕੁੱਲ ਆਲਮ ਜਾਣੇ। 
ਸਭ ਤੋਪਾਂ ਹਿੱਕੀਂ ਝੱਲੀਆਂ, ਸਤਿਗੁਰ ਦੇ ਭਾਣੇ। 


“ਕੂਕਾ ਐਦੋਲਨ' ਦੇ ਮਹਾਨ ਸ਼ਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 18 


੦੦0੦1 €16ਘਹੂ ।0੦॥੧੦॥1€1610॥)&30੦11.੮੦॥॥ 


ਜੋ ਸੀਸ ਤਲੀ ਤੇ ਰੱਖ ਕੇ ਸਿਰ ਭਾਰ ਲੰਘਾਣੇ। 
ਇਹ ਚਾਤਰ ਸਾਕੇ ਉਹਨਾਂ ਦੇ ਨਾਂ ਹੋਣ ਪੁਰਾਣੇ। 
ਖੁਸ਼ੀ ਦੀ ਗੱਲ ਹੈ ਕਿ ਇਸ ਐਦੋਲਨ ਦੀ 150 ਵੀਂ ਵਰ੍ਹੇ ਗਢ ਸਮੇਂ ਪੰਜਾਬ ਸਰਕਾਰ ਨੇ, ਸ੍ਰੀ ਸਤਿਗੁਰੂ 
ਜਗਜੀਤ ਸਿੰਘ ਜੀ ਦੇ ਅਸ਼ੀਰਵਾਦ ਸਦਕਾ, ਸਮੂਹ ਕੂਕਾ ਸ਼ਹੀਦਾਂ, ਜਲਾਵਤਨ ਸੂਬਿਆਂ ਅਤੇ ਹੋਰਨਾਂ ਨਾਇਕਾਂ 
ਦੀਆਂ ਉਹਨਾਂ ਦੇ ਪਿੰਡਾਂ/ਕਸਬਿਆਂ ਵਿਚ ਯਾਦਗਾਰਾਂ ਉਸਾਰਨ ਦਾ ਬੀੜਾ ਚੁੱਕਿਆ ਹੈ। 
ਪਰ ਇਹ ਸਾਰੇ ਲੋਕ ਨਾਇਕ ਜੋ ਸਮਾਂ ਪਾ ਕੇ ਚੇਤਿਆਂ ਵਿਚੋਂ ਅਲੋਪ ਹੁੰਦੇ ਜਾ ਰਹੇ ਸਨ, ਉਹਨਾਂ ਦੇ ਅਗੇਤਰ 
ਪਛੇਤਰ ਨਾਵਾਂ ਥਾਵਾਂ ਦੀ ਖੋਜ ਕਰਕੇ ਪਾਠਕਾਂ ਅਤੇ ਪੰਜਾਬ ਸਰਕਾਰ ਤਕ ਪਹੁੰਚਾਉਣ ਦਾ ਵੱਡਾ ਭੀਖਮ ਕਾਰਾ 
ਸੂਬਾ ਸੁਰਿਦਰ ਕੌਰ ਜੀ ਖਰਲ ਦੇ ਸੁਭਾਗ ਵਿਚ ਦਰਜ ਹੋਇਆ ਹੈ। ਸੂਬਾ ਜੀ ਜੀਵਨੀਕਾਰ, ਇਤਿਹਾਸਕਾਰ, 
ਨਿਬੈਧਕਾਰ, ਕਹਾਣੀਕਾਰ, ਕਵੀ, ਖੋਜਕਾਰ ਅਤੇ ਸਾਹਿਤ ਪੜਚੋਲੀਏ ਵੀ ਹਨ ਜਿਹਨਾਂ ਦੇ ਭਰਪੂਰ ਰਚਨਾ ਸੈਸਾਰ 
ਦਾ ਵੇਰਵਾ ਦੇ ਕੇ ਮੈਂ ਆਪਣੀ ਗੱਲ ਲੰਮੀ ਨਹੀਂ ਕਰਾਂਗਾ। ਉਹਨਾਂ ਦੇ ਪੈਰਾਂ ਵਿਚ ਹਮੇਸ਼ਾਂ ਸਫ਼ਰ, ਨੈਣਾਂ ਵਿਚ ਕੁਝ 
ਨਵਾਂ ਕਰ ਗੁਜ਼ਰਨ ਦੇ ਸੁਪਨੇ ਲਟਕਦੇ ਹਨ। ਇਤਿਹਾਸ ਖੋਜ ਕਾਰਜਾਂ ਵਿਚ ਨਾਮਧਾਰੀ ਸ਼ਹੀਦਾਂ ਦੀਆਂ ਪੈੜਾਂ 
ਲੱਭਣ ਲਈ ਜਿੱਥੇ ਉਹਨਾਂ ਨੇ ਸਾਰਾ ਪੰਜਾਬ ਵਿਸ਼ੇਸ਼ ਕਰਕੇ ਮਾਲਵਾ ਛਾਣ ਮਾਰਿਆ ਹੈ, ਉੱਥੇ ਪਰਦੇਸੀ ਪ੍ਰੀਤਮ 
ਸਤਿਗੁਰੂ ਰਾਮ ਸਿੰਘ ਜੀ ਦੀ ਚਰਨ ਛੁਹ ਪ੍ਰਾਪਤ ਧਰਤੀ ਦਾ ਸਿਜਦਾ ਕਰਨ ਦੀ ਲਲਕ ਉਹਨਾਂ ਨੂੰ ਆਪਣੇ ਪਤੀ 
ਸੂ. ਭਗਵੰਤ ਸਿੰਘ ਤੇ ਹੋਰ ਸਹਿਯੋਗੀਆਂ ਦੇ ਨਾਲ ਪਹਿਲਾ ਬ੍ਰਿਟਿਸ਼ ਬਰ੍ਹਮਾ ਅਤੇ ਹੁਣ ਮਿਆਂਮਾਰ ਦੇ ਸ਼ਹਿਰਾਂ 
ਜੇਗਲਾਂ, ਟਾਪੂਆਂ ਵਿਚ ਵੀ ਲਈ ਫਿਰਦੀ ਰਹੀ ਹੈ। ਉਹ ਬਹੁਤ ਸਾਰੇ ਇਨਾਮਾਂ ਸਨਮਾਨਾਂ ਅਤੇ ਸੰਸਥਾਵਾਂ ਦੁਆਰਾ 
ਨਿਵਾਜੇ ਜਾ ਚੁੱਕੇ ਹਨ। ਉਹਨਾਂ ਦਾ ਸਭ ਤੋਂ ਵੱਡਾ ਸਨਮਾਨ ਉਹਨਾਂ ਦਾ ਇਹ ਠੋਸ ਕੰਮ ਹੀ ਹੈ ਜੋ ਉਹਨਾਂ ਦੀ 
ਕੀਰਤੀ ਨੂੰ ਚਿਰ ਸਥਾਈ ਰੂਪ ਵਿਚ ਜੀਵਤ ਰੱਖੇਗਾ। ਅਸੀਂ ਉਹਨਾਂ ਦੇ ਇਸੇ ਨਿਰੋਤਰ ਸਫ਼ਰ ਵਿਚ ਹੋਰ ਵਧੇਰੇ 
ਬੁਲੰਦੀਆਂ ਦੀ ਕਾਮਨਾ ਕਰਦੇ ਹਾਂ। ਇਕ ਔਰਤ ਨੂੰ ਅਜੇਹੇ ਕੌਮਾਂ ਵਿਚ ਜੋ ਦੁਸ਼ਵਾਰੀਆਂ ਆ ਸਕਦੀਆਂ ਹਨ 
ਉਹਨਾਂ ਤੋਂ ਵੀ ਜਾਣੂੰ ਹਾਂ ਪਰ ਉਹਨਾਂ ਦਾ ਪੈਥ, ਉਹਨਾਂ ਦਾ ਪਰਿਵਾਰ ਇਸ ਬਿਖਮ ਕਾਰਜ ਵਿਚ ਹਮੇਸ਼ਾ ਸਹਾਈ 
ਹੁੰਦਾ ਹੈ ਤੇ ਹੁੰਦਾ ਰਹੇਗਾ। 
“ਨਾਮਧਾਰੀ ਇਤਿਹਾਸ" ਲਿਖਦਿਆਂ 1957 ਈ. ਵਿਚ ਸ੍ਰ. ਨਾਹਰ ਸਿੰਘ ਹੋਰਾਂ ਨੇ 'ਨੂਰ ਜਹਾਂ ਦੀ ਕਬਰ' ਦੇ 
ਹਵਾਲੇ, ਕੋਟਲੇ ਦੇ ਰੱਕੜ ਦੀ ਉਜਾੜ ਦਸ਼ਾ ਨੂੰ ਚਿਤਰਿਆ ਸੀ - 
“ਸਾਡੀ ਮੜ੍ਹੀ ਗ਼ਰੀਬਾਂ ਦੀ ਹੈ 
ਨਾ ਫੁੱਲ ਚੜ੍ਹਨ ਨਾ ਦੀਵੇ ਬਲਦੇ 
ਬੁਲਬੁਲ ਮਾਰੂ ਰਾਗ ਨਹੀਂ ਗਾਉਂਦੀ 
ਫਘ ਪਰਵਾਨੇ ਦੇ ਨਹੀਂ ਜਲਦੇ” 
ਪਰ ਅਜ ਮਲੇਰਕੋਟਲਾ ਵਿਖੇ ਕੂਕਿਆਂ ਦਾ ਉਹ ਰੱਕੜ ਛਿਆਠ ਮੋਰੀਆਂ ਵਾਲੇ ਖੰਡੇ ਸਮੇਤ ਜਗਮਗਾ ਰਿਹਾ 
ਹੈ। ਛੇਤੀ ਹੀ ਸ਼ਹੀਦਾਂ ਦੀਆਂ ਹੋਰ ਯਾਦਗਾਰਾਂ ਇਵੇਂ ਜਗਮਗਾ ਉਠੱਣਗੀਆਂ 


ਕਰੀਵਾਲਾ (ਸਿਰਸਾ) ਸੁਵਰਨ ਸਿੰਘ ਵਿਰਕ 
31-7-2007 


ਕੂਕਾ ਐਦੋਲਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 19 


੦੦0੦1 €16ਘਹੂ ।0੦॥੧੦॥1€1610॥)&340੦11.੮੦॥॥ 


੧ਓ 
ਸਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ 


ਸ਼ੁਕਰਗੁਜ਼ਾਰੀ ! ਪੈਨਵਾਦ ! 


ਆਜ ਯਾਦ ਆਤੇ ਹੈਂ ਸ਼ਹੀਦਾਨੇ ਵਤਨ 
ਅਪਨੇ ਖੂਨ ਸੇ ਚਿਰਾਗੋਂ ਕੋ ਜਲਾਨੇ ਵਾਲੇ 


ਮੈਨੂੰ ਅਤਿਐਤ ਖੁਸ਼ੀ ਹੈ ਅਤੇ ਨਾਲ ਹੀ ਆਪਣੀ ਖੁਸ਼ਨਸੀਬੀ 'ਤੇ ਫ਼ਖਰ ਹੈ ਕਿ ਮੈਨੂੰ ਸ੍ਰੀ ਸਤਿਗੁਰੂ ਰਾਮ ਸਿੰਘ 
ਜੀ, ਨਾਮਧਾਰੀ ਸ਼ਹੀਦਾਂ ਅਤੇ ਸੁਤੌਤਰਤਾ ਸੈਗਰਾਮੀਆਂ ਦੇ ਇਤਿਹਾਸ ਦੀ ਖੋਜ ਕਰ ਕੇ ਉਨ੍ਹਾਂ ਬਾਰੇ ਲਿਖਣ ਅਤੇ 
ਇਹ ਹੱਥਲੀ ਪੁਸਤਕ ਛਪਵਾ ਸਕਣ ਦਾ ਮਾਣ ਪ੍ਰਾਪਤ ਹੋਇਆ ਹੈ। 

ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈ ਸਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੀ ਸ਼ਕਰਗੁਜ਼ਾਰੀ ਵਿਅਕਤ 
ਕਰ ਸਕਾਂ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਮੇਰੇ ਕੋਲੋਂ ਇਸ ਪੁਸਤਕ ਲੇਖਣ ਦਾ ਅਤੀ ਉੱਤਮ ਕਾਰਜ ਕਰਵਾ 
ਕੇ ਮੈਨੂੰ ਮਾਣ ਬਖ਼ਸ਼ਿਆ ਹੈ। 

ਤੇਰਾ ਹੀ ਤੋ ਨੂਰ ਹੈ ਜੋ ਇਸ ਚਿਹਰੇ ਪਰ ਪੜ ਰਹਾ ਹੈ 
ਵਰਨਾ ਇਸ ਐਧੇਰੇ ਮੇਂ ਮੁਝੇ ਕੌਨ ਪਹਿਚਾਨਤਾ 
ਸਤਿਗੁਰੂ ਜਿਸ ਤੋਂ ਜੋ ਚਾਹੇ ਕੰਮ ਕਰਵਾ ਸਕਦੇ ਹਨ। ਹਜ਼ੂਰ ਨੇ ਮੇਰੇ ਮਨ ਵਿਚ ਵਿਚਾਰ ਪੈਦਾ ਕੀਤਾ 
ਕਿ ਨਾਮਧਾਰੀ ਸ਼ਹੀਦਾਂ, ਜਲਾਵਤਨ ਸੂਬਿਆਂ ਅਤੇ ਹੋਰ ਨਾਇਕਾਂ ਅਤੇ ਸੁਤੰਤਰਤਾ ਸੰਗਰਾਮੀਆਂ ਦਾ ਇਤਿਹਾਸ 
ਲੱਭਾ, ਨਾਲ ਹੀ ਹਿੰਮਤ ਬਖ਼ਸ਼ੀ ਕਿ ਇਸ ਅਤੀ ਔਖੇ ਕਾਰਜ ਨੂੰ ਨੇਪੜੇ ਚਾੜ੍ਹ ਸਕਾਂ। 

“ਸਤਿਗੁਰੂ ਦੇ ਰਸਤੇ 'ਤੇ ਤੁਰਨ ਦੀ ਲੋੜ ਹੈ, ਸਤਿਗੁਰੂ ਅਗੋਂ ਰਸਤਾ ਬਣਾ ਕੇ ਸਾਫ਼ ਕਰ ਦੇਂਦੇ” 

- ਸੀ ਸਤਿਗੁਰੂ ਜਗਜੀਤ ਸਿੰਘ 
ਸਰੀ ਸਤਿਗੁਰੂ ਜੀ ਦੇ ਇਹ ਬਚਨ ਹਮੇਸ਼ਾਂ ਮੇਰੇ ਰਾਹਾਂ ਦਾ ਚਾਨਣ-ਮੁਨਾਰਾ ਰਹੇ ਹਨ। 

16 ਮਈ ਸੈਨ 1993 ਤੋਂ ਮੈਂ ਸ਼ਹੀਦਾਂ ਦਾ ਇਤਿਹਾਸ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਿੰਡੋਂ ਪਿੰਡੀਂ ਜਾ ਕੇ 
ਲੱਭਣ ਦਾ ਕਾਰਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਕਿਰਪਾ ਅਤੇ ਅਸ਼ੀਰਵਾਦ ਨਾਲ ਆਰੰਭਿਆ ਹੈ। ਉਦੋਂ 
ਤੋਂ ਹੁਣ ਤੀਕ ਦਾ ਸਾਰਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਕਿ ਕਿੱਥੇ ਕਿੱਥੇ ਤੇ ਕਦੋਂ ਕਦੋਂ ਗਏ। 

24 ਜੂਨ 1993 ਨੂੰ ਮਲੇਰਕੋਟਲਾ ਦੇ ਰੱਕੜ ਵਿਚ (ਜਿਥੇ 66 ਕੂਕੇ ਸਿੱਖ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ 
ਗਏ ਸਨ) ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜੂਰੀ ਅਤੇ ਸਰਪ੍ਰਸਤੀ ਹੇਠ ਇਕ ਬਹੁਤ ਵਿਸ਼ਾਲ ਪੱਧਰ ਦਾ 


“ਗੁਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬ਼ਹੀਦ / 20 


੦੦0੦੧ €16ਘਹੂ 0੦੧੦॥1€1610॥0&340੦11.੮੦॥॥ 


ਸ਼ਹੀਦ ਯਾਦਗਾਰੀ ਸਮਾਗਮ ਹੋਇਆ। ਉਸ ਵੇਲੇ ਦੇ ਪੰਜਾਬ ਦੇ ਮੁੱਖ ਮੈਤਰੀ ਸਵ. ਸ. ਬੇਐਤ ਸਿੰਘ ਨੇ ਇਸ 
ਸਮਾਗਮ ਦੀ ਪ੍ਰਧਾਨਗੀ ਕੀਤੀ। ਸ੍ਰੀ ਸਤਿਗੁਰੂ ਜਗਜੀਤ ਸਿੰਘ ਨੇ ਉਸ ਦਿਨ ਮਲੇਰਕੋਟਲਾ ਦੇ ਨਾਮਧਾਰੀ ਸ਼ਹੀਦੀ 
ਸਮਾਰਕ ਦਾ ਨੀਂਹ ਪੱਥਰ ਰੱਖਿਆ ਸੀ। (ਇਸ ਸਮਾਰਕ ਦੀ ਉਸਾਰੀ 5 ਦਸੰਬਰ 1993 ਤੋਂ ਸੰਤ ਸੁਰਿੰਦਰ ਸਿੰਘ 
ਨਾਮਧਾਰੀ ਮੀਤ ਪ੍ਰਧਾਨ ਨਾਮਧਾਰੀ ਦਰਬਾਰ ਦੀ ਦੇਖ ਰੇਖ ਹੇਠ ਸ਼ੁਰੂ ਹੋਈ ਸੀ) 

ਇਸ ਸਮਾਗਮ ਸਮੇਂ ਸੀ ਸਤਿਗੁਰੂ ਜੀ ਤੋਂ ਪ੍ਰਵਾਨਗੀ ਅਤੇ ਆਸ਼ੀਰਵਾਦ ਪ੍ਰਾਪਤ ਕਰ, ਮੈਂ ਪਹਿਲੀ ਵਾਰ 
ਸ਼ਹੀਦਾਂ ਦੇ ਪਰਿਵਾਰ ਉਚੇਚਿਆ ਬੁਲਾਏ ਸਨ। ਸਮਾਗਮ ਸ਼ੁਰੂ ਹੋਣ ਤੋਂ ਪਹਿਲੋਂ ਸ੍ਰੀ ਸਤਿਗੁਰੂ ਜੀ ਨੇ ਖ਼ੁਦ ਸਟੇਜ 
ਤੋਂ ਉਤਰ ਕੇ ਪੰਡਾਲ ਵਿਚ ਬੈਠੀ ਸੈਗਤ ਕੋਲ ਜਾ ਕੇ ਹੁਕਮ ਕੀਤਾ ਕਿ ਥੋੜ੍ਹੇ ਥੋੜ੍ਹੇ ਪਿੱਛੇ ਹੋ ਜਾਓ, ਇਥੇ ਅੱਗੇ 
ਸ਼ਹੀਦਾਂ ਦੇ ਪਰਿਵਾਰ ਬਿਠਾਏ ਜਾਣੇ ਹਨ। ਸ੍ਰੀ ਸਤਿਗੁਰੂ ਜੀ ਦੀ ਇਸ ਹੌਸਲਾ ਅਫ਼ਜਾਈ ਨੇ ਮੇਰੀ ਲਗਨ ਤੇ 
ਉਤਸ਼ਾਹ ਵਿਚ ਵਾਧਾ ਕੀਤਾ। 

ਸ਼ਹੀਦਾਂ ਦੇ ਪਰਿਵਾਰਾਂ ਦੇ ਮੈਬਰਾਂ ਨੂੰ ਸਮਾਗਮ ਸਮੇਂ ਖੜ੍ਹਾ ਕਰ ਕੇ ਇਨ੍ਹਾਂ ਦਾ ਪਰਿਚਯ ਮੁੱਖ ਮੈਤਰੀ ਸ. ਬੇਐਤ 
ਸਿੰਘ ਅਤੇ ਉਨ੍ਹਾਂ ਨਾਲ ਆਏ ਮੋਤਰੀਆਂ ਅਤੇ ਉੱਥੇ ਹਾਜ਼ਰ ਇਕੱਤਰਤਾ ਨਾਲ ਕਰਵਾਇਆ ਗਿਆ। ਸਵ. ਸ. 
ਬੇਐਤ ਸਿੰਘ ਇਨ੍ਹਾਂ ਪਰਿਵਾਰਾਂ ਨੂੰ ਵੇਖ ਕੇ ਪ੍ਸੈਨ ਹੋਏ ਅਤੇ ਆਖਿਆ ਕਿ ਮੇਰਾ ਜੀਅ ਕਰਦਾ ਹੈ ਕਿ ਸ਼ਹੀਦਾਂ ਦੇ 
ਪਰਿਵਾਰਾਂ ਦਾ ਸਰਕਾਰੀ ਤੌਰ 'ਤੇ ਸਨਮਾਨ ਕੀਤਾ ਜਾਵੇ। 

ਐੰ੍ਜ਼ਾਂ ਦੇ ਸਮੇਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਤਨਾ ਤੌਗ ਕੀਤਾ ਗਿਆ ਸੀ ਕਿ ਕਈ ਪਰਿਵਾਰ ਕੁਝ ਸਮੇਂ 
ਲਈ ਆਪੋ ਆਪਣੇ ਪਿੰਡ ਛੱਡ ਗਏ ਸਨ। ਇਸੇ ਕਾਰਣ ਬਹੁਤੇ ਪਰਿਵਾਰ ਨਾਮਧਾਰੀ ਵੀ ਨਹੀਂ ਸਨ ਰਹੇ। ਮੈ' ਇਨ੍ਹਾਂ 
ਸਾਰੇ ਪਰਿਵਾਰਾਂ ਨੂੰ ਲੱਭ ਕੇ, ਸੀ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ . 
ਹੈ। 

ਇਹ ਹੱਥਲੀ ਪੁਸਤਕ ਸਿਰਫ਼ ਨਾਮਧਾਰੀ ਸ਼ਹੀਦਾਂ ਅਤੇ ਸੁਤੌਤਰਤਾ ਸੰਗ੍ਰਾਮੀਆਂ ਦੇ ਇਤਿਹਾਸ ਅਤੇ ਨਾਂਵਾਂ, 
ਥਾਂਵਾਂ, ਪਿੰਡਾਂ ਬਾਰੇ ਲਿਖੀ ਗਈ ਹੈ। ਸਾਰੇ ਸਾਕਿਆਂ ਦੇ ਸ਼ਹੀਦਾਂ ਦੇ ਵੇਰਵੇ ਅਤੇ ਪਰਿਚਯ ਹੈ। ਵੈਸੇ ਸਾਰੇ ਸ਼ਹੀਦਾਂ 
ਅਤੇ ਸੁਤੰਤਰਤਾ ਸੰਗ੍ਰਾਮੀਆਂ ਦੇ ਬਾਰੇ ਲਿਖਿਆ ਤਾਂ ਨਹੀਂ ਜਾ ਸਕਦਾ ਕਿਉਂਕਿ ਇਹ ਅਣਗਿਣਤ ਹਨ। ਬਹੁਤ 
ਸਾਰੇ ਤਾਂ ਛੁਪੇ ਹੀ ਰਹਿ ਗਏਂ ਹੋਣਗੇ ਜਿਹੜੇ ਕਿਸੇ ਰਿਕਾਰਡ ਵਿਚ ਨਹੀਂ ਆ ਸਕੇ ਹੋਣਗੇ। ਅੰਗ੍ਰੇਜ਼ ਸਰਕਾਰ ਨੇ 
ਬਹੁਤ ਸਾਰੇ ਨਾਮਧਾਰੀ ਸਿੱਖ ਸਮੁੰਦਰ 'ਚ ਡੋਬ ਡੋਂਬ ਕੇ ਅਤੇ ਹੋਰ ਕਈ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ 
ਕੀਤੇ। 

ਇਹ ਪੁਸਤਕ ਸਰਕਾਰੀ ਦਸਤਾਵੇਜ਼ਾਂ ਅਤੇ ਪਿੰਡਾਂ ਵਿਚ ਜਾ ਜਾ ਕੇ ਸ਼ਹੀਦਾਂ ਦੇ ਇਤਿਹਾਸ ਅਤੇ ਪਰਿਵਾਰਾਂ 
ਦੀ ਖੋਜ ਕਰਕੇ ਕੀਤੀ ਗਈ ਪੁੱਛਗਿਛ 'ਤੇ ਅਧਾਰਿਤ ਹੈ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਬਾਰੇ ਵਿਦਵਾਨਾਂ ਤੇ ਪ੍ਰਸਿੱਧ ਸ਼ਖ਼ਸੀਅਤਾਂ ਦੇ ਵਿਚਾਰਾਂ ਦੀਆਂ ਟੂਕਾਂ ਸਤਿਜੁਗ 
ਦੇ ਸੈਨ 1935 ਦੇ ਛਪੇ ਬਸੰਤ ਐਕ ਵਿਚੋਂ ਅਤੇ ਕੁਝ ਮਾਸਿਕ ਵਰਿਆਮ ਦੇ ਐਕਾਂ ਵਿਚ ਛਪੇ ਲੇਖਾਂ ਵਿਚੋਂ ਲਈਆਂ 
ਗਈਆਂ ਹਨ। 

ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਕਤ ਸਭ ਤੋਂ ਪਹਿਲਾ ਉਘੇ ਲੇਖਕ ਸ. ਨਾਹਰ ਸਿੰਘ ਨੇ ਦਿੱਲੀ 
ਆਰਕਾਈਵ ਤੋਂ ਸ੍ਰੀ ਸਤਿਗੁਰੂ ਜੀ ਦੇ ਹੁਕਮ ਅਨੁਸਾਰ ਨਾਮਧਾਰੀ ਇਤਿਹਾਸ ਨਾਲ ਸੈਥੈਧਤ ਰਿਕਾਰਡ 
ਕਢਵਾਇਆ ਅਤੇ ਪੁਸਤਕਾਂ ਛਪਵਾਈਆਂ। ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 
ਜੋ ਕਿ ਪੈਜਾਬ ਅਤੇ ਹਰਿਆਣਾ ਹਾਈਕੋਰਟ ਚੰਡੀਗੜ੍ਹ ਵਿਚ ਸੀਨੀਅਰ ਵਕੀਲ ਹਨ, ਨੇ ਮੈਨੂੰ ਪ੍੍‌ਰਨਾ ਦਿੱਤੀ ਕਿ 


'ਗੁਥਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 23 


੦੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਜੇਂ ਪਟਿਆਲਾ ਆਰਕਾਈਵ ਵਿਚੋਂ ਨਾਮਧਾਰੀ ਇਤਿਹਾਸ ਨਾਲ ਸੈਬੈਧਤ ਰਿਕਾਰਡ ਕਢਵਾਵਾਂ, ਸੋ ਮੈਂ ਇਨ੍ਹਾਂ ਦੋਹਾਂ 
ਦੀ ਬਹੁਤ ਧੰਨਵਾਦੀ ਹਾਂ। ਮੈਂ ਇਹ ਰਿਕਾਰਡ ਕਰੀਬ 2200 ਪੈਨੇ - ਉਰਦੂ, ਅਰਬੀ ਅਤੇ ਫ਼ਾਰਸੀ ਵਿਚ ਲਿਖੇ ਹੋਏ 
ਕਢਵਾਏ। ਸੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਇਨ੍ਹਾਂ ਦਾ ਅਨੁਵਾਦ ਕਰਵਾਇਆਂ ਬਹੁਤ 
ਸਾਰੀਆਂ ਨਵੀਆਂ ਜਾਣਕਾਰੀਆਂ ਉੱਭਰ ਕੇ ਸਾਹਮਣੇ ਆਈਆਂ ਹਨ। ਇਨ੍ਹਾਂ ਦਸਤਾਵੇਜ਼ਾਂ ਦਾ ਅਨੁਵਾਦ ਡਾ. 
ਅਮਰਵੰਤ ਸਿੰਘ ਖੋਨਾ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਮਿ੍‌ਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ 
ਵਿਖੇ ਫਾਰਸੀ ਦੇ ਲੈਕਚਰਾਰ ਰਹੇ ਹਨ ਤੋਂ ਕਰਵਾਇਆ ਗਿਆ ਹੈ। ਮੈਂ ਡਾ. ਅਰਮਵੌਤ ਸਿੰਘ ਜੀ ਦੀ ਵੀ ਧੰਨਵਾਦੀ 
ਹਾਂ। ਇਨ੍ਹਾਂ ਦਸਤਾਵੇਜ਼ਾਂ ਦੇ ਪੰਜਾਬੀ ਅਨੁਵਾਦ ਨੂੰ ਮੈਂ ਛੇਤੀ ਹੀ ਪੁਸਤਕ ਰੂਪ ਵਿਚ ਪਾਠਕਾਂ ਦੇ ਸਾਹਮਣੇ ਪੇਸ਼ 
ਕਰਾਂਗੀ। 

ਮੈਂ ਅਤੀ ਧਨਵਾਦੀ ਹਾਂ, ਉਨ੍ਹਾਂ ਸੱਜਣਾਂ ਦੀ, ਜਿਨ੍ਹਾਂ ਨੇ ਮੇਰੇ ਇਸ ਕੌਮ ਵਿਚ ਮੈਨੂੰ ਸਹਿਯੋਗ ਦਿੱਤਾ। ਆਪਣੇ 
ਪਰਿਵਾਰ ਦੀ ਵੀ ਧੰਨਵਾਦੀ ਹਾਂ, ਮੇਰੇ ਪਤੀ ਸੈਤ ਭਗਵੈਤ ਸਿੰਘ ਤੇ ਮੇਰੇ ਬੱਚਿਆਂ ਨੇ ਮੈਨੂੰ ਹਰ ਪੱਖੋਂ ਖੋਜ-ਕਾਰਜ 
ਅਤੇ ਲੇਖਣ-ਕਾਰਜ ਸਮੇਂ ਸਾਥ ਤੇ ਸਹਿਯੋਗ ਪ੍ ਦਾਨ ਕੀਤਾ। ਸੈਤ ਭਗਵੈਤ ਸਿੰਘ ਹਰ ਥਾਂ ਮੇਰੇ ਨਾਲ ਜਾਂਦੇ ਹਨ 
ਜਿਸ ਕਾਰਨ ਮੈਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ। ਮੇਰਾ ਪੁੱਤਰ ਯਾਦਵਿੰਦਰ ਸਿੰਘ ਰਾਜਾ, ਨੂੰਹ ਹਰਦੀਪ ਕੌਰ 
ਬਿੰਕਮ ਅਤੇ ਬੇਟੀ ਰੁਪਿੰਦਰ ਕੌਰ ਰੂਪਾ, ਪੋਤਾ ਯਸ਼ਵੈਤ ਸਿੰਘ ਮੈਨੂੰ ਪੂਰੀ ਤਰ੍ਹਾਂ ਸਹਿਯੋਗ ਦਿੰਦੇ ਹਨ। ਮੇਰੀ ਭਾਣਜੀ 
ਮਨਦੀਪ ਕੌਰ ਮੋਨੀ ਅਤੇ ਬੇਟੀ ਰੂਪਾ ਨੇ ਕੰਪਿਯੂਟਰ 'ਤੇ ਇਸ ਪੁਸਤਕ ਦਾ ਖਰੜਾ ਬੜੀ ਮਿਹਨਤ ਨਾਲ ਤਿਆਰ 
ਕਰ ਕੇ ਮੈਨੂੰ ਪੂਰਾ ਸਹਿਯੋਗ ਦਿੱਤਾ ਹੈ, ਮੈਂ ਇਨ੍ਹਾਂ ਦੀ ਵੀ ਅਤੀ ਧੰਨਵਾਦੀ ਹਾਂ। 

ਹਜ਼ੂਰੀ ਸੇਵਕ ਹਰਪਾਲ ਸਿੰਘ ਅਤੇ ਹਜ਼ੂਰੀ ਸੇਵਕ ਰਛਪਾਲ ਸਿੰਘ ਦੁਆਰਾ ਇਸ ਪੁਸਤਕ ਦੇ ਲੇਖਣ-ਕਾਰਜ 
ਪ੍ਰਤੀ ਦਰਸਾਈ ਗਈ ਦਿਲਚਸਪੀ ਨੇ ਮੈਨੂੰ ਉਤਸ਼ਾਹਿਤ ਕੀਤਾ ਕਿ ਮੈਂ ਇਸ ਕਾਰਜ ਨੂੰ ਸੈਪਨ ਕਰ ਸਕਾਂ। ਇਨ੍ਹਾਂ 
ਦੇਂਹਾਂ ਭਰਾਵਾਂ ਨੇ ਮੈਨੂੰ ਹਰ ਪੱਖੋਂ ਭਰਪੂਰ ਸਹਿਯੋਗ ਦਿੱਤਾ ਹੈ। 

ਮੈਂ ਹਾਰਦਿਕ ਧਨਵਾਦੀ ਹਾਂ, ਡਾ. ਸਰਦਾਰਾ ਸਿੰਘ ਜੌਹਲ (ਸਾਬਕਾ ਵਾਇਸ ਚਾਂਸਲਰ ਪੰਜਾਬੀ 
ਯੂਨੀਵਰਸਿਟੀ ਪਟਿਆਲਾ) ਦੀ ਜਿਨ੍ਹਾਂ ਨੇ ਮੇਰੀ ਪੁਸਤਕ ਦਾ ਖਰੜਾ ਪੜ੍ਹ ਕੇ ਮੈਨੂੰ ਇਸ ਪੁਸਤਕ ਬਾਰੇ ਆਪਣੇ 
ਕੀਮਤੀ ਵਿਚਾਰ ਲਿਖ ਕੇ ਦਿੱਤੇ। ਡਾ ਜੌਹਲ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਪਰਮ ਸ਼ਰਧਾਲੂ ਸਿੱਖ ਹਨ। 
ਆਪ ਜੀ ਦੇ ਅਹੁਦਿਆਂ ਦੀ ਲਿਸਟ ਏਨੀ ਲੰਮੀ ਹੈ ਕਿ ਜੇ ਵੇਰਵਾ ਦੇਣ ਲੱਗੀਏ ਤਾਂ ਕਈ ਪੈਨੇ ਭਰ ਜਾਣਗੇ। 

ਮੈਂ ਅਤੀ ਧੈਨਵਾਦੀ ਹਾਂ, ਸ. ਸੁਵਰਨ ਸਿੰਘ ਵਿਰਕ ਦੀ ਜਿਨ੍ਹਾਂ ਨੇ ਮੇਰੀ ਬੇਨਤੀ ਪਰਵਾਨ ਕਰਦਿਆਂ ਮੇਰੀ 
ਇਸ ਲਿਖਤ ਨੂੰ ਪੜ੍ਹਨ ਉਪ੍ਰ੍‌ਤ ਆਪਣੇ ਕੀਮਤੀ ਵਿਚਾਰ ਲਿਖ ਕੇ ਮੈਨੂੰ ਨਿਵਾਜਿਆ ਹੈ। ਵਿਰਕ ਜੀ ਬਹੁਤ 
ਵਧੀਆ ਬੁਲਾਰੇ ਅਤੇ ਲੇਖਕ ਹਨ। 

ਮੈਂ ਅਤੀ ਧੈਨਵਾਦੀ ਹਾਂ, ਸ. ਅਮਰਜੀਤ ਸਿੰਘ ਲੁਧਿਆਣਾ ਦੀ ਜਿਨ੍ਹਾਂ ਦੀ ਪੁਸਤਕ 'ਪੈਜਾਬ ਦੇ ਪਿੰਡ ਸ਼ਹਿਰ 
ਅਤੇ ਕਸਥੇ' ਵਿਚੋਂ ਮੈਨੂੰ ਸ਼ਹੀਦਾਂ ਦੇ ਪਿੰਡਾਂ ਅਤੇ ਉਨ੍ਹਾਂ ਦੇ ਬਲਾਕ, ਤਹਿਸੀਲਾਂ ਤੇ ਜ਼ਿਲ੍ਹਿਆਂ ਬਾਰੇ ਸਹੀ ਸਹੀ 
ਜਾਣਕਾਰੀ ਮਿਲੀ। 

ਸੈਂ ਅਤੀ ਧੈਨਵਾਦੀ ਹਾਂ, ਸੈਤ ਜਗਤਾਰ ਸਿੰਘ ਪਨਿਹਾਰੀ (ਸੰਤ ਜਿਉਣ ਸਿੰਘ, ਮੀਹਾਂ ਸਿੰਘ ਸਰਹਾਲੀ, 
ਸੁਤੌਤਰਤਾ ਸੈਗ੍ਰਾਮੀਆਂ ਦੇ ਪਰਿਵਾਰ ਵਿਚੋਂ) ਦੀ ਜਿਨ੍ਹਾਂ ਨੇ ਸਮੇਂ ਸਮੇਂ 'ਤੇ ਮੈਨੂੰ ਮੇਰੀ ਇਸ ਪੁਸਤਕ ਬਾਰੇ ਸੁਝਾਓ 
ਦਿੱਤੇ। ਇਨ੍ਹਾਂ ਨੇ ਹੀ ਮੈਨੂੰ ਸ. ਅਮਰਜੀਤ ਸਿੰਘ ਜੀ ਦੀ ਉਪਰੋਕਤ ਪੁਸਤਕ ਬਾਰੇ ਦੱਸਿਆ। 

ਸੈਂ ਅਤੀ ਧੈਨਵਾਦੀ ਹਾਂ, ਸੈਤ ਸੁਰਿਦਰ ਸਿੰਘ ਨਾਮਧਾਰੀ ਲੁਧਿਆਣਾ ਮੀਤ ਪ੍ਰਧਾਨ ਨਾਮਧਾਰੀ ਦਰਬਾਰ ਅਤੇ 


ਕੂਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 22 


੦੦0੦1 €16ਘਹੂ ।0੦॥੧੦॥1€161੦॥)&340੦11.੮੦॥॥ 


ਟਰੱਸਟੀ ਕੂਕਾ ਸ਼ਹੀਦ ਯਾਦਗਾਰੀ ਟਰੱਸਟ ਦੀ, ਜਿਨ੍ਹਾਂ ਨੇ ਮੈਨੂੰ ਹੱਲਾ ਸ਼ੇਰੀ ਦੇ ਕੇ ਇਸ ਪੁਸਤਕ ਦਾ ਮੈਟਰ ਤਿਆਰ 
ਕਰਵਾਇਆ। 

ਮੈਂ ਅਤੀ ਧੰਨਵਾਦੀ ਹਾਂ, ਡਾ. ਹਰਜਾਪ ਸਿੰਘ ਅਤੇ ਪਰਿਵਾਰ ਸ਼ਾਹਕੋਟ ਦੀ ਜਿਨ੍ਹਾਂ ਨੇ ਇਸ ਪੁਸਤਕ ਦੀ 
ਛਪਾਈ ਲਈ ਮਾਇਕ ਸਹਾਇਤਾ ਦੇ ਕੇ ਉਤਸ਼ਾਹਿਤ ਕੀਤਾ। 

ਮੈਂ ਅਤੀ ਧੰਨਵਾਦੀ ਹਾਂ, ਸ. ਮੁਖਤਿਆਰ ਸਿੰਘ ਅਮਰੀਕਾ (ਸ਼ਹੀਦ ਬੀਹਲਾ ਸਿੰਘ ਨਾਰਲੀ ਦੇ ਪਰਿਵਾਰ 
ਵਿਚੋਂ) ਦੀ ਜਿਨ੍ਹਾਂ ਨੇ ਮੈਨੂੰ ਇਸ ਪੁਸਤਕ ਦੀ ਛਪਾਈ ਲਈ ਯੋਗਦਾਨ ਦੇ ਕੇ ਮੇਰੀ ਹੌਂਸਲਾ ਅਫ਼ਜਾਈ ਕੀਤੀ। 

ਮੈਂ ਅਤੀ ਧੈਨਵਾਦੀ ਹਾਂ ਸ਼੍ਰੀ ਹਰੀਸ਼ ਜੈਨ ਜੀ ਅਤੇ ਸ਼੍ਰੀ ਰੋਹਿਤ ਜੈਨ ਜੀ ਦੀ ਜਿਨ੍ਹਾਂ ਨੇ ਬੜੇ ਧਿਆਨ, 
ਦਿਲਚਸਪੀ ਅਤੇ ਰੀਝ ਨਾਲ ਇਸ ਪੁਸਤਕ ਨੂੰ ਛਾਪ ਕੇ ਮੇਰੇ ਸੁਫ਼ਨੇ ਨੂੰ ਪੂਰਾ ਕੀਤਾ ਹੈ। 

ਖੋਜ ਦਾ ਕੌਮ ਕਦੇ ਮੁੱਕਦਾ ਨਹੀਂ। ਖੋਜ ਅਜੇ ਜਾਰੀ ਹੈ, ਲਿਖਦਿਆ ਕੁਝ ਉਣਤਾਈਆਂ ਵੀ ਰਹਿ ਗਈਆਂ 
ਹੋਣਗੀਆਂ, ਉਨ੍ਹਾਂ ਲਈ ਖਿਮਾਂ ਦੀ ਜਾਚਕ ਹਾਂ। ਸ੍ਰੀ ਸਤਿਗੁਰੂ ਜੀ ਕਿਰਪਾ ਕਰਨ, ਮੈਂ ਹੋਰ ਵਧੀਆ ਲਿਖ ਸਕਾਂ। 


ਮਿਤੀ- 1 ਜਨਵਰੀ 2008 ਸੂਬਾ ਸੁਰਿੰਦਰ ਕੌਰ ਖਰਲ 
ਰੂਪਨਗਰ। 


“ਕੂਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ /' 23 


੦੦0੦੧ €16/ਘਹੂ 0੦॥੧੦॥1€1610॥)&340੦11.੮੦॥॥ 


ਕੂਕਾ ਐਦੋਲਨ 
(ਸੈਖੇਪ ਵਿਚ) 


“ਕੂਕਾ ਐਦੋਲਨ', ਸੁਤੰਤਰਤਾ ਸੰਗਰਾਮ ਦੇ ਮੋਢੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਸੈਨ 3857 ਵਿਚ 
ਚਲਾਈ ਗਈ ਦੇਸ਼ ਭਗਤੀ ਦੀ ਇਕ ਮਹਾਨ ਲਹਿਰ ਸੀ। 

ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢ, ਸੀ ਸਤਿਗੁਰੂ ਰਾਮ ਸਿੰਘ ਜੀ ਨੇ, ਐਗ੍ਰੇਜ਼ ਸਰਕਾਰ ਵਿਰੁੱਧ 
ਨਾਮਿਲਵਰਤਣ ਲਹਿਰ ਚਲਾ ਕੇ ਬੈਨ੍ਹਿਆ। ਐਗ੍ਰੇਜ਼ ਸਰਕਾਰ ਦੀ ਨੌਕਰੀ, ਉਨ੍ਹਾਂ ਦੇ ਚਲਾਏ ਸਕੂਲ, ਅਦਾਲਤਾਂ, 
ਸਾਰੀਆਂ ਵਿਦੇਸ਼ੀ ਵਸਤਾਂ ਦੇ ਬਾਈਕਾਟ ਦੇ ਨਾਲ-ਨਾਲ, ਰੇਲ, ਤਾਰ ਤੇ ਡਾਕ ਦਾ ਵੀ ਬਾਈਕਾਟ ਕੀਤਾ ਗਿਆ। 

ਐਗ੍ਰੇਜ਼ੀ ਵਸਤਾਂ ਦੀ ਥਾਂ ਭਾਰਤੀ ਘਰੇਲੂ ਵਸਤੂਆਂ ਦੇ ਪ੍ਰਯੋਗ ਕਰਨ ਦੇ ਆਦੇਸ਼ ਨਾਲ ਸਵਦੇਸ਼ੀ ਦਾ ਪ੍ਰਚਾਰ 
ਹੋਇਆ। ਇਸ ਸਾਰੇ ਪ੍ਰਬੋਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਇਲਾਕਆਂ ਵਿਚ ਸੂਬੇ ਨਿਯੁਕਤ ਕਰਨੇ, 
ਆਪਣਾ 'ਕੂਕਾ ਡਾਕ ਪ੍ਰਬੈਧ' ਕਾਇਮ ਕਰਨਾ, ਦੇਸੀ ਰਿਆਸਤਾਂ ਨਾਲ ਗਾੱਠ ਜੋੜ, ਫ਼ੌਜੀ ਸਿੱਖਿਆ ਲਈ ਕਸ਼ਮੀਰ 
ਰਾਜ ਵਿਚ “ਕੂਕਾ ਪਲਟਨ” ਦੀ ਸਥਾਪਨਾ ਅਤੇ ਵਿਦੇਸ਼ਾਂ ਵਿਚ ਗੁਆਂਢੀ ਦੇਸ਼ਾਂ ਨੇਪਾਲ, ਰੂਸ ਅਤੇ 
ਅਫ਼ਗਾਨਿਸਤਾਨ ਨਾਲ ਰਾਜਨੀਤਿਕ ਸੈਥੋਧ ਬਣਾਉਣੇ , ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦੀ ਰਹਿਨੁਮਾਈ ਹੇਠ ਨਾਮਧਾਰੀ ਸਿੱਖਾਂ ਨੇ ਆਪਣੀ ਸਰਕਾਰ ਬਣਾ ਕੇ ਸਵੈਰਾਜ ਸਥਾਪਿਤ ਕਰ ਲਿਆ 
ਸੀ। 

ਸਰੀ ਸਤਿਗੁਰੂ ਰਾਮ ਜੀ ਨੇ ਐਗ੍ਰੇਜ਼ਾਂ ਦੀ 'ਪਾੜੋ ਤੇ ਰਾਜ ਕਰੋ' (6 & ੧੫੧੦) ਦੀ ਕੁਟਿਲ ਨੀਤੀ ਦੇ 
ਵਿਰੁੱਧ 'ਜੁੜੋ ਤੇ ਲੜੋ' (00੧੦ & ੧10) ਦੀ ਨੀਤੀ ਦਾ ਐਲਾਨ ਕੀਤਾ। ਸ੍ਰੀ ਸਤਿਗੁਰੂ ਜੀ ਨੇ 12 ਅਪ੍ਰੈਲ 
1857 ਨੂੰ ਵਿਸਾਖੀ ਵਾਲੇ ਦਿਨ ਸ੍ਰੀ ਭੈਣੀ ਸਾਹਿਬ ਵਿਖੇ ਖੋਡੇ ਬਾਟੇ ਦਾ ਅਮ੍ਰਿਤ ਛਕਾ ਕੇ 'ਸੈਤ ਖਾਲਸਾ” ਦੀ 
ਸਿਰਜਣਾ ਕਰ ਕੇ ਮੁਰਝਾ ਚੁੱਕੀ ਸਿੱਖੀ ਨੂੰ ਸੁਰਜੀਤ ਕੀਤਾ, ਆਪ ਜੀ ਨੇ ਬਾਣੀ ਪੜ੍ਹਨ ਅਤੇ ਨਾਮ ਸਿਮਰਨ ਕਰਨ 
ਲਈ ਲੋਕਾਂ ਨੂੰ ਪਰੇਰ ਕੇ ਗੁਰਮਤ ਵੱਲ ਲਾਇਆ। ਸ੍ਰੀ ਸਤਿਗੁਰੂ ਜੀ ਦੇ ਤੇਜ-ਪ੍ਰਤਾਪ ਨਾਲ ਜਿੱਧਰ ਜਾਂਦੇ ਹਜ਼ਾਰਾਂ 
ਦੇ ਗਿਣਤੀ ਵਿਚ ਸਿੱਖ ਸਜ ਜਾਂਦੇ। ਪਿੰਡਾਂ ਦੇ ਪਿੰਡ ਸਿੱਖ ਸਜ ਗਏ। ਦਸ ਸਾਲਾਂ ਵਿਚ ਸੱਤ ਲੱਖ ਦੀ ਗਿਣਤੀ 
ਵਿਚ ਸਿੱਖ ਸਜ ਗਏ। 

ਇਸਤਰੀ ਜਾਤੀ ਦੀ ਦਸ਼ਾ ਦੇ ਸੁਧਾਰ ਲਈ ਸਾਰਥਕ ਕਦਮ ਚੁੱਕ ਕੇ, ਸਰੀ ਸਤਿਗੁਰੂ ਜੀ ਨੇ ਬਹੁਤ ਵੱਡਾ 
ਉਪਕਾਰ ਕੀਤਾ। ਜੈਮਦੀਆਂ ਕੁੜੀਆਂ ਨੂੰ ਮਾਰਨ, ਵੇਚਣ, ਵੱਟਾ ਕਰਨ ਤੇ ਬਾਲ ਵਿਆਹ ਕਰਨ ਤੋਂ ਲੋਕਾਂ ਨੂੰ 
'ਰੇਕਿਆ। ਸਤੀ ਪ੍ਰਥਾ ਨੂੰ ਬਦ ਕਰਨ ਅਤੇ ਵਿਧਵਾ ਦਾ ਮੁੜ ਵਿਆਹ ਕਰਨ ਲਈ ਪ੍ਰੇਰਿਆ। ਜੂਨ ਸੈਨ 1863 
(ਸੈਮਤ 1920) ਵਿਚ ਸ੍ਰੀ ਸਤਿਗੁਰੂ ਜੀ ਨੇ ਇਸਤਰੀਆਂ ਨੂੰ ਐਮਿ੍‌੍‌ਤ ਛਕਾਇਆ। ਇਸੇ ਸਾਲ ਛੇ ਐਤਰਜਾਤੀ 
ਜੋੜਿਆਂ ਦੇ ਵਿਆਹ ਕਰ ਕੇ ਸ੍ਰੀ ਸਤਿਗੁਰੂ ਜੀ ਨੇ ਗੁਰਮਤ ਆਨੰਦ-ਕਾਰਜ ਕਰਨ ਦੀ ਮਰਿਯਾਦਾ ਆਰੈਭੀ। 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 24 


੦੦0੦1 €16ਘਹੂ ।0੦੧੦॥1€1610॥0&340੦11.੮੦॥॥ 


ਭਾਰਤਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ, ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ 
ਦੁਆਉਣ ਲਈ ਅਤੇ ਹਿੰਦੂ, ਸਿੱਖ/ਮੁਸਲਮਾਨਾਂ ਵਿਚ ਦਰਾੜ ਪਾ ਕੇ ਉਨ੍ਹਾਂ ਨੂੰ ਇਕ ਦੂਜੇ ਨਾਲ ਲੜਾਉਣ ਦੇ 
ਮਨੌਰਥਾਂ ਹਿਤ, ਐਗ੍ਰੇਜ਼ ਸਰਕਾਰ ਨੇ ਔਮਿ੍‌ਤਸਰ, ਮਲੇਰਕੋਟਲਾ ਅਤੇ ਰਾਏਕੋਟ ਵਿਖੇ ਗੁਰੂ-ਧਾਮਾਂ ਨੇੜੇ ਬੁੱਚੜਖਾਨੇ 
ਖੁਲ੍ਹਵਾ ਦਿੱਤੇ। ਗਊ ਭਾਰਤ ਦੇ ਹਿੰਦੂ ਤੇ ਸਿੱਖ ਸਮਾਜ ਲਈ ਮਾਂ ਦਾ ਦਰਜਾ ਰੱਖਦੀ ਸੀ ਅਤੇ ਹੁਣ ਵੀ ਰੱਖਦੀ 
ਹੈ। ਐਗਰੇਜ਼ ਹਾਕਮਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਗਊ ਹੱਤਿਆ ਤੋਂ ਲਗੀ ਪਾਬੰਦੀ ਨੂੰ ਤੋੜ ਕੇ 
ਗਊ ਹੱਤਿਆ ਦੀ ਆਗਿਆ ਦੇ ਕੇ ਇਕ ਕੋਝੀ ਚਾਲ ਚਲੀ ਸੀ। ਗਊ-ਬਧ ਕਰਕੇ, ਗਊ ਮਾਸ ਵੇਚਿਆ ਹੀ ਨਹੀਂ 
ਜਾਣ ਲੱਗਾ ਸਗੋਂ ਸਿੱਖਾਂ ਅਤੇ ਹਿੰਦੂਆਂ ਦੇ ਪੂਜਨੀਕ ਧਾਰਮਿਕ ਅਸਥਾਨਾਂ ਨੂੰ ਮਾਸ ਤੇ ਹੱਡੀਆਂ ਸੁੱਟ ਕੇ 
ਅਪਵਿੱਤਰ ਕੀਤਾ ਜਾਣ ਲੱਗਾ। ਸੀ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਤੋਂ ਇਹ ਸਹਿਣ ਨਹੀਂ ਹੋਇਆ। 
ਬੁੱਚੜਖਾਨਿਆਂ 'ਤੇ ਹਮਲਾ ਕਰ ਕੇ ਨਾਮਧਾਰੀਆਂ ਨੇ ਐਗੇੇਜ਼ਾਂ ਨਾਲ ਸਿੱਧੀ ਟੱਕਰ ਲਈ। 

ਗਊਆਂ ਨੂੰ ਬੱਚੜਖਾਨਿਆਂ ਵਿਚੋਂ ਛੁਡਾਉਣ ਦੇ ਜੁਰਮ ਵਿਚ, ਐਗ੍ਰੇਜ਼ ਹਕੂਮਤ ਵੱਲੋਂ ਸੈਨ 1871 ਨੂੰ 
ਅੰਮ੍ਰਿਤਸਰ ਵਿਖੇ ਚਾਰ, ਰਾਏਕੋਟ ਵਿਖੇ ਤਿਨ ਅਤੇ ਲੁਧਿਆਣਾ ਵਿਖੇ ਦੋ ਨਾਮਧਾਰੀ ਸਿੱਖਾਂ ਨੂੰ, ਸਿਰਫ਼ ਭਾਰਤੀ 
ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਲਈ, ਸ਼ਰੇਆਮ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਹਨਾਂ ਸਿੱਖਾਂ 
ਨੇ ਫਾਂਸੀ ਦੇ ਫੋਦੇ ਆਪ ਆਪਣੇ ਗਲਾਂ ਵਿਚ ਪਾਏ। 

ਮਲੇਰਕੋਟਲਾ ਵਿਖੇ 17-18 ਜਨਵਰੀ ਸੈਨ 1872 (6-7 ਮਾਘ ਸੈਮਤ 1928) ਨੂੰ ਇਸੇ ਦੋਸ਼ ਅਧੀਨ 
ਬਿਨਾਂ ਮੁਕੱਦਮਾ ਚਲਾਏ 66 ਨਾਮਧਾਰੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। 17 ਜਨਵਰੀ ਸੈਨ 1872 ਨੂੰ, 
ਮਲੇਰਕੋਟਲਾ ਦੇ ਰੱਕੜ ਵਿਚ ਸੱਤ ਤੋਪਾਂ ਸੱਤ ਵਾਰ ਚਲੀਆਂ ਅਤੇ 49 ਸਿੱਖ ਨੱਸ-ਨੱਸ ਕੇ ਆਪ ਤੋਪਾਂ ਅੱਗੇ 
ਆ ਕੇ ਸ਼ਹੀਦ ਹੋ ਗਏ। 50ਵਾਂ ਸ਼ਹੀਦ ਹੋਇਆ ਸਿੱਖ ਇਕ 12 ਸਾਲ ਦਾ ਬਾਲਕ ਬਿਸ਼ਨ ਸਿੰਘ ਸੀ। ਇਸ ਨੂੰ 
ਤਲਵਾਰਾਂ ਨਾਲ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਇਸ ਨੇ ਗੁੱਸੇ ਵਿਚ ਐਗੇ੍‌ਜ਼ ਅਫ਼ਸਰ ਕਾਵਨ ਦੀ 
ਦਾੜ੍ਹੀ ਨੂੰ ਜਾ ਹੱਥ ਪਾਇਆ ਸੀ। ਬਾਕੀ ਦੇ 16 ਸਿੱਖਾਂ ਨੂੰ 18 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤਾ 
ਗਿਆ। 

ਇਕ ਅੰਗ੍ਰੇਜ਼ ਜੋ ਭਾਰਤ ਵਿਚ ਉਸ ਵੇਲੇ ਸੈਰ ਕਰਨ ਆਇਆ ਹੋਇਆ ਸੀ, ਨੇ ਆਪਣੇ ਸਫ਼ਰਨਾਮੇ ਵਿਚ 
ਲਿਖਿਆ ਹੈ, “ਯੂਰਪ ਵਾਲੇ ਇਕ ਈਸਾ 'ਤੇ ਮਾਣ ਕਰਦੇ ਹਨ, ਮੈਂ ਅਨੇਕ ਈਸਾ ਨੱਸ ਨੱਸ ਕੇ ਤੋਪਾਂ ਸਾਹਮਣੇ 
ਆਉਂਦੇ ਤੇ ਮੌਤ ਨੂੰ ਗਲਵੱਕੜੀ ਪਾਉਂਦੇ ਵੇਖੇ ਹਨ।' 

ਸੀ ਸਤਿਗੁਰੂ ਰਾਮ ਸਿੰਘ ਜੀ ਦੀ ਬਖ਼ਸ਼ਿਸ਼ ਨਾਲ ਨਾਮਧਾਰੀ ਸ਼ਹੀਦ ਮੌਤ ਦੇ ਡਰ ਤੋਂ ਮੁਕਤ ਹੋ ਗਏ ਸਨ। 
ਉਹ ਹੱਸ-ਹੱਸ ਕੇ ਤੋਪਾਂ ਅੱਗੇ ਆਉਂਦੇ ਸਨ ਅਤੇ ਫਾਂਸੀ ਦੇ ਫੈਦੇ ਆਪ ਆਪਣੇ ਗਲਾਂ ਵਿਚ ਪਾਉਂਦੇ ਸਨ। 
ਅੰਗ੍ਜ਼ਾਂ ਨੇ, ਨਾਮਧਾਰੀ ਸਿੱਖਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦੇ ਕੇ, ਸਮੰਦਰ 'ਚ ਡੋਬ ਕੇ , ਕਾਲੇਂ ਪਾਣੀ ਕੈਦ ਕਰਕੇ 
ਅਤੇ ਹੋਰ ਕਈ ਪ੍ਰਕਾਰ ਨਾਲ ਸ਼ਹੀਦ ਕੀਤਾ। 

ਸ਼ਹੀਦ ਸਿੱਖਾਂ ਦੀਆਂ ਜਮੀਨ ਜਾਇਦਾਤਾਂ ਜਬਤ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੌਗ ਕੀਤਾ ਗਿਆ। ਉਨ੍ਹਾਂ 
ਦੇ ਘਰਾਂ ਵਿਚੋਂ ਸਾਰਾ ਸਮਾਨ ਇਥੋਂ ਤੀਕ ਕਿ ਗਰਮ ਤੇ ਠੰਡੇ ਦੁੱਧ ਦੇ ਭਾਂਡੇ ਤੱਕ ਅੰਗ੍ਰੇਜ਼ ਸਰਕਾਰ ਵੱਲੋਂ ਜਬਤ 
ਕਰ ਲਏ ਗਏ। ਉਹਨ੍ਹਾਂ ਦੇ ਘਰਾਂ ਵਿਚ ਕੁਝ ਨਹੀਂ ਛੱਡਿਆ। 

ਮਲੇਰਕੋਟਲਾ ਸਾਕੇ ਦੇ ਫੌਰਨ ਮਗਰੋਂ 18 ਜਨਵਰੀ 1872 ਤੋਂ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ, ਸੈਨ 1838 
ਦੇ ਰੈਗੂਲੇਸ਼ਨ 11 ਐਕਟ ਤਹਿਤ ਉਨ੍ਹਾਂ ਦੇ ਨਿਜੀ ਸੇਵਕ ਭਾਈ ਨਾਨੂੰ ਸਿੰਘ ਅਤੇ ਪ੍ਰਮੁੱਖ ਸੂਬੇ ਸਾਹਿਬਾਨ ਸਮੇਤ 


'ਗੁਕਾ ਐਦੋਲਨ' ਦੇ ਮਹਾਨ ਸੁਰੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 25 


੦੦0੦1 €16ਘਹੂ ।0੦੧੦॥1€1610॥0&340੦11.੮੦॥॥ 


ਅਲਾਹਾਬਾਦ ਕਿਲੇ ਵਿਚ ਨਜ਼ਰਬੰਦ ਰਖਿਆ ਗਿਆ। ਉਥੋਂ, 16 ਮਾਰਚ 1872 ਨੂੰ, ਸਰੀ ਸਤਿਗੁਰੂ ਜੀ ਨੂੰ ਉਨ੍ਹਾਂ 
ਦੇ ਨਿਜੀ ਸੇਵਕ ਸਮੇਤ, ਕਲਕਾੱਤੇ ਤੋਂ ਰੌਗੂਨ (ਬਰਮਾ) ਵਿਖੇ ਕੈਦ ਵਿਚ ਭੇਜ ਦਿੱਤਾ। ਉਥੋਂ ਵੀ ਕੀਬ ਸਾਢੇ 8 
ਸਾਲ ਬਾਅਦ ਸ੍ਰੀ ਸਤਿਗੁਰੂ ਜੀ ਨੂੰ, ਦੇਸ਼ ਨਾਲੋਂ ਹੁਕਮਨਾਮਿਆਂ ਰਾਹੀਂ ਨਾਤਾ ਤੋੜਨ ਲਈ , ਮਰਗੋਈ ਟਾਪੂ (ਬਰਮਾ) 
ਵਿਖੇ ਭੇਜ ਦਿੱਤਾ ਗਿਆ। ਸੂਬਿਆਂ ਨੂੰ ਵੱਖੋ ਵੱਖ ਥਾਵਾਂ 'ਤੇ ਭੇਜ ਕੇ ਕੈਦ ਰਖਿਆ ਗਿਆ । 

ਸਰੀ ਸਤਿਗੁਰੂ ਜੀ ਦੇ ਪ੍ਰਦੇਸ ਗਵਨ ਪਿਛੋਂ , ਸ੍ਰੀ ਭੈਣੀ ਸਾਹਿਬ ਦੀ ਡਿਉੜੀ ਅੱਗੇ ਪੁਲਿਸ ਚੌਕੀ ਬਿਠਾ ਦਿੱਤੀ 
ਗਈ, ਜਿਹੜੀ ਕਰੀਬ 50 ਸਾਲ (ਸੈਨ 1872 ਤੋਂ 1923 ਤੀਕ) ਰਹੀ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਤੇ ਸ੍ਰੀ 
ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ ਜਿਵੇਂ ਐਗ੍ਰੇਜ਼ ਸਰਕਾਰ ਨੇ ਨਾਮਧਾਰੀ ਪੋਥ 'ਤੇ ਸਖ਼ਤੀਆਂ ਅਤੇ ਜ਼ੁਲਮ ਕੀਤੇ, 
ਇਹ ਇਕ ਰੌਗਟੇ ਖੜ੍ਹੇ ਕਰਨ ਵਾਲਾ ਗੌਰਵਮਈ ਇਤਿਹਾਸ ਹੈ। ਸੀ ਸਤਿਗੁਰੂ ਰਾਮ ਸਿੰਘ ਜੀ ਦੀ ਚਲਾਈ ਨਾ- 
ਮਿਲਵਰਤਣ ਲਹਿਰ ਨੂੰ ਕੀਬ 50 ਸਾਲ ਬਾਅਦ ਕਾਂਗਰਸੀਆਂ ਨੇ ਅਪਣਾਇਆ ਅਤੇ ਦੇਸ਼ ਦੀ ਸੁਤੰਤਰਤਾ 
ਪ੍ਰਾਪਤੀ ਵੱਲ ਕਦਮ ਚੁੱਕੇ। ਕਰੀਬ ਸਾਰੀਆਂ ਦੇਸ਼ ਭਗਤ ਪਾਰਟੀਆਂ ਨੇ ਕੂਕਾ ਐਦੋਲਨ ਤੋਂ' ਪ੍ਰੇਰਨਾ ਲਈ। 


'ਕੁਕਾ ਐਦੌਲਨ' ਦੇ ਮਰਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 26 


੦੦0੦1 €16ਘਹੂ ।0੦॥੧੦॥1€1610॥0&340੦11.੮੦॥॥ 


ਬੁੱਧੀਜੀਵੀਆਂ ਅਤੇ ਨੇਤਾਵਾਂ ਦੀ ਨਜ਼ਰ 
ਵਿਚ 'ਕੂਕਾ-ਐਦੋਲਨ” 


ਸੀ ਸਤਿਗੁਰੂ ਰਾਮ ਸਿੰਘ ਨੇ ਜਿਥੇ ਲੋਕਾਂ ਨੂੰ ਆਤਮਿਕ ਤੌਰ 'ਤੇ ਉੱਚਾ ਉੱਠਣ ਲਈ ਅਧਿਆਤਮਕ 
ਅਗਵਾਈ :- ਨਾਮ-ਬਾਣੀ ਤੇ ਸੁੱਚ ਸੋਧ ਦੇ ਰੂਪ ਵਿਚ ਪ੍ਰਦਾਨ ਕੀਤੀ ਅਤੇ ਸਮਾਜਿਕ ਕੁਰੀਤੀਆਂ ਤੋਂ ਬਚਣ 
ਲਈ ਪ੍ਰੇਰਿਆ, ਉਥੇ ਸਵੈ-ਨਿਰਭਰ ਹੋਂ ਕੇ ਦੇਸ਼ ਭਗਤੀ ਦੀ ਭਾਵਨਾ ਨੂੰ ਵੀ ਜਗਾ ਦਿੱਤਾ ਅਤੇ ਐਗਰੇਜ਼ ਸਾਮਰਾਜ 
ਵਿਰੁੱਧ ਇਕ ਵੱਡੇ ਲੋਕ ਐਦੋਲਨ ਦੀ ਨੀਂਹ ਰੱਖੀ। ਇਸ 'ਕੂਕਾ ਐਦੋਲਨ' ਨੂੰ ਚਲਾ ਕੇ ਉਨ੍ਹਾਂ ਨੇ ਵਤਨਪ੍ਰਸਤੀ 
ਦਾ ਇਕ ਅਜਿਹਾ ਦੀਵਾ ਜਗਾਇਆ, ਜਿਸ ਉਤੇ ਅਨੇਕ ਅਜ਼ਾਦੀ ਦੇ ਪਰਵਾਨਿਆਂ ਨੇ ਆਪਣੇ ਪ੍ਰਾਣਾਂ ਦੀ 
ਆਹੂਤੀ ਦਿੱਤੀ। ਉਹਨਾਂ ਨੇ ਨੌਜਵਾਨਾਂ ਵਿਚ ਦੇਸ਼ ਭਗਤੀ ਦੇ ਅਜਿਹੇ ਜਜ਼ਬੇ ਦਾ ਸੈਚਾਰ ਕੀਤਾ, ਜਿਸ ਨਾਲ 
ਉਹ ਹੱਸਦੇ ਹੱਸਦੇ ਫਾਂਸੀ ਦੇ ਤਖ਼ਤੇ 'ਤੇ ਝੂਲ ਗਏ, ਤੋਪਾਂ ਅਗੇ ਉੱਡੇ ਅਤੇ ਖੁਸ਼ੀ ਖੁਸ਼ੀ ਸ਼ਹਾਦਤ ਦਾ ਜਾਮ ਪੀਂ 
ਗਏ। 

ਉਸ ਸਮੇਂ ਜਦੋਂ ਐਗਰੇਜ਼ ਸਾਮਰਾਜ ਦੇ ਖਿਲਾਫ਼ ਕੋਈ ਇਕ ਲਫਜ਼ ਵੀ ਮੂੰਹੋਂ ਕੱਢਦਾ, ਮੌਤ ਦੀ ਨੀਂਦਰੇ ਸੁਆ 
ਦਿੱਤਾ ਜਾਂਦਾ ਸੀ, ਸੀ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇਨ੍ਹਾਂ ਵਿਦੇਸ਼ੀ ਸ਼ਾਸ਼ਕਾਂ ਨਾਲ ਸਿੱਧੀ ਟੱਕਰ ਲਈ। ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਨੇ ਐਗ੍ਰੇਜ਼ਾਂ ਦੀ 'ਪਾੜੋ ਤੇ ਰਾਜ ਕਰੋ' (20:06 & ੧੦1੦) ਦੀ ਕੁਟਿਲ ਨੀਤੀ ਦੇ ਵਿਰੁੱਧ 
'ਜੁੜੋ ਤੇ ਲੜੋ' (000 & 710) ਦੀ ਨੀਤੀ ਦਾ ਐਲਾਨ ਕੀਤਾ ਅਤੇ ਭਾਰਤੀ ਕੌਮ ਦੀ ਸੁੱਤੀ ਹੋਈ ਅਣਖ ਨੂੰ 
ਜਗਾਉਣ ਵਾਸਤੇ 'ਬਿੱਲਿਓ, ਭਾਰਤ ਛੱਡ ਜਾਓ, ਇਹ ਸਾਡਾ ਹੈ', ਲਲਕਾਰ ਦਿੱਤੀ। ਇਸ ਤਰ੍ਹਾਂ ਸ੍ਰੀ ਸਤਿਗੁਰੂ 
ਜੀ ਨੇ ਭਾਰਤ ਨੂੰ ਐਗ੍ੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਲੋਕਾਂ ਨੂੰ ਜੋੜਿਆਂ ਅਤੇ ਆਪਣੇ ਤਰੀਕੇ 
ਨਾਲ ਲੜਨ ਲਈ ਤਿਆਰ ਕੀਤਾ। ਦੇਸ਼ ਦੀ ਅਜ਼ਾਦੀ ਲਈ ਨਾ-ਮਿਲਵਰਤਣ ਲਹਿਰ ਇਕ ਅਨੋਖੀ ਗੱਲ ਸੀ, 
ਜੋ ਵਿਸ਼ਵ ਵਿਚ ਪਹਿਲੀ ਵਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਸ਼ੁਰੂ ਕੀਤੀ। 

ਅਸਲ ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਇਤਿਹਾਸਕ ਨਾ-ਮਿਲਵਰਤਨ ਅਤੇ ਸਵਦੇਸ਼ੀ ਲਹਿਰ 
ਸ਼ੁਰੂ ਕੀਤੀ ਸੀ, ਉਸਨੇ ਭਾਰਤ ਵਿਚੋਂ ਐਗ੍ਰੇਜ਼ੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਸਨ। 

ਖ਼ੁਦ ਐਗ੍ਰੇਜ਼ ਸਰਕਾਰ ਦੀ, ਸ੍ਰੀ ਸਤਿਗੁਰੂ ਜੀ ਬਾਰੇ ਰਿਪੋਰਟ ਅਨੁਸਾਰ, 

ਹਟ ੩ ਦਲ ਹਡ42੬9605 189), 02 09051 ਹੱਕਟਰ੦05 ਗ:831 7੮7818095 7੦% 01 10018.” 

ਇਹ ਰਿਪੋਰਟ ਸੋਨ 1878 ਦੀ ਹੈ, ਜਦੋਂ ਸ੍ਰੀ ਸਤਿਗੁਰੂ ਜੀ ਨੂੰ ਜਲਾਵਤਨ ਕੀਤਿਆਂ 6 ਸਾਲ ਹੋ ਚੁੱਕੇ ਸਨ। 
ਇਹ ਰਿਪੋਰਟ ਇਕ ਸਨਦ ਬਣ ਜਾਂਦੀ ਹੈ, ਐਗ੍ਰੇਜ਼ੀ ਰਾਜ ਲਈ ਕੂਕਾ ਮੂਵਮੈਂਟ ਦੀ ਘਾਤਕ ਸਮਰੱਥਾ ਦੀ। 

ਦੇਸ਼ ਵਿਚ ਹੋਰ ਵੀ ਕਈ ਦੇਸ਼ ਭਗਤੀ ਦੀਆਂ ਲਹਿਰਾਂ ਸਨ ਪਰ ਸਿਰਫ਼ ਕੂਕਾ ਮੂਵਮੈਂਟ ਬਾਰੇ ਔਗ੍ਰਜ਼ਾਂ ਨੇ 
ਲਿਖਿਆ, “ਕੂਕਾ ਕਦੇ ਅੰਗ੍ਰੇਜ਼ ਦਾ ਵਫਾਦਾਰ ਨਹੀਂ ਹੋ ਸਕਦਾ।” 


ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 27 


੦੦0੦1 €16ਘਹੂ ।0੦॥੧੦॥1€1610॥0&340੦11.੮੦॥॥ 


ਪਗੁਰੂ) ਰਾਮ ਸਿੰਘ ਸਿੱਖ ਫ਼ਿਲਾਸਫ਼ਰ ਤੋ ਸੁਧਾਰਕ ਹੈ ਅਤੇ ਐਗਰੇਜ਼ੀ ਵਪਾਰ ਨਾਲ ਅਤੇ ਨੌਕਰੀਆਂ ਪ੍ਰਤੀ 
ਨਾ- -ਮਿਲਵਰਤਣ ਤੇ ਬਾਈਕਾਟ ਨੂੰ ਰਾਜਨੀਤਕ ਸ਼ਕਤੀ ਦਾ ਹਥਿਆਰ ਬਣਾ ਕੇ ਵਰਤਣ ਵਾਲਾ ਪਹਿਲਾ ਭਾਰਤੀ 
ਹੈ।” 

- (ਇਨਸਾਈਕਲੋਪੀਡੀਆ ਬ੍ਰਟੇਨਿਕਾ ਵੋਲਯੂਮ 8 ਪੰਨਾ 142) 

“ਇਹਦੇ ਇਰਾਦੇ ਸ਼ੁਰੂ ਵਿਚ ਭਾਵੇਂ ਕੁਝ ਵੀ ਹੋਣ, ਪਰ ਹੁਣ ਇਸ ਦਾ ਨਿਸ਼ਾਨਾ ਰਾਜਨੀਤਕ ਹੈ। ਉਹ ਇਕ 
ਅਜਿਹੇ ਪੈਥ ਦਾ ਆਗੂ ਅਤੇ ਅਦੁੱਤੀ ਨੇਤਾ ਹੈ ਜੋ ਆਪਣੇ ਸੁਭਾਉ ਅਨੁਸਾਰ ਖਾਲਸਾ ਰਾਜ ਨੂੰ ਮੁੜ ਸੁਰਜੀਤ 
ਕਰਨ ਦੀ ਹੈਸੀਅਤ ਵਿਚ ਬਰਤਾਨਵੀ ਸਲਤਨਤ ਦਾ ਵੈਰੀ ਹੈ। ਪਹਿਲੋਂ ਰਾਮ ਸਿੰਘ ਨੂੰ ਸੈਤ ਸਰੂਪ ਗੁਰੂ ਨਾਨਕ 
ਦਾ ਰੂਪ ਸਮਝਿਆ ਜਾਂਦਾ ਸੀ। ਪਰ ਹੁਣ ਉਹ ਗੁਰੂ ਗੋਬਿੰਦ ਸਿੰਘ ਦਾ ਅਵਤਾਰ ਮੈਨਿਆਂ ਜਾਂਦਾ ਹੈ। 

ਗੁਰੂ ਰਾਮ ਸਿੰਘ ਸਾਧਾਰਣ ਫਕੀਰਾਂ ਦੀ ਹੈਸੀਅਤ ਨਹੀਂ ਰੱਖਦਾ। ਉਹ ਤੁਹਾਨੂੰ ਅੱਧੀ ਦਰਜਨ ਸਵਾਰਾਂ ਨਾਲ 
ਮਿਲਦਾ ਹੈ। ਜਦ ਕਿ ਬੀਸੀਓ' ਆਦਮੀ ਉਸ ਦੇ ਅੱਗੇ ਪਿੱਛੇ ਹੈਦੇ ਹਨ। 

ਉਹ ਆਪਣੇ ਸੂਬਿਆਂ ਦੇ ਘੇਰੇ ਵਿਚ ਜਿਨ੍ਹਾਂ ਨੇ ਸੋਹਣੇ ਚਿੱਟੇ ਬਸਤਰ ਪਹਿਨੇ ਹੁੰਦੇ ਹਨ, ਤੁਹਾਡੇ ਕੈਂਪ ਵਿਚ 
ਇਕ ਬਾਦਸ਼ਾਹ ਦੀ ਸ਼ਾਨ ਵਿਚ ਦਾਖਿਲ ਹੁੰਦਾ ਹੈ। 

(ਗੁਰੂ) ਰਾਮ ਸਿੰਘ ਚਾਲਾਕ ਆਦਮੀਆਂ ਦੇ ਹੱਥਾਂ ਦੀ ਕਠਪੁਤਲੀ ਨਹੀਂ ਹੈ। ਜਿਸ ਨੇ ਉਸਦਾ ਦਰਸ਼ਨ ਕੀਤਾ 
ਅਤੇ ਉਸ ਨਾਲ ਗੱਲਾਂ ਕੀਤੀਆਂ ਹਨ, ਉਸ ਨੇ ਉਸ ਦੀ ਬੁੱਧੀ ਦੀ ਸਥਿਰਤਾ ਅਤੇ ਆਚਰਣ ਦੀ ਅਡੋਲਤਾ 
ਵੇਖਣ ਵਿਚ ਉਕਾਈ ਨਹੀਂ ਕੀਤੀ ਹੋਵੇਗੀ। ਆਪਣੇ ਉਤੇ ਕਾਬੂ ਪਾਉਣ ਵਾਲੇ ਇਹ ਵੱਡੇ ਗੁਣ ਕਿਸੇ ਸਾਧਾਰਨ 
ਆਗੂ ਵਿਚ ਨਹੀਂ ਹੋ ਸਕਦੇ।” 

(4 ਨਵੰਬਰ 1871 ਦੀ ਰਿਪੋਰਟ) 
(ਸਮਕਾਲੀ ਅਧਿਕਾਰੀ ਮਿਸਟਰ ਜੇ. ਡਬਲਊ ਮੈਕਨਬ, ਸਾਬਕਾ ਕਮਿਸ਼ਨਰ ਐਬਾਲਾ ਕਮਿਸ਼ਨਰੀ) 

“ਉਸ ਨੇ ਹੌਲੀ-ਹੌਲੀ ਆਪਣੇ ਸਿੱਖਾਂ ਐਦਰ, ਨੇਕੀ ਅਤੇ ਪ੍ਰਹੇਜ਼ਗਾਰੀ ਦੇ ਕਾਰਨ ਪ੍ਰਸਿੱਧੀ ਪ੍ਰਾਪਤ ਕਰ ਲਈ 
ਹੈ। ਉਸ ਦੇ ਚੇਲਿਆਂ ਦੀ ਗਿਣਤੀ ਬਹੁਤ ਵਧ ਗਈ ਹੈ। (ਗੁਰੂ) ਰਾਮ ਸਿੰਘ ਤੇ ਉਸ ਦੇ ਚੇਲੇ ਕੇਵਲ ਧਾਰਮਿਕ ਹੀ 
ਨਹੀਂ ਹਨ ਸਗੋਂ ਧਾਰਮਿਕ ਸੁਧਾਰਕ, ਸਦਾਚਾਰੀ ਉਪਦੇਸ਼ਕ ਅਤੇ ਗੁਰੂ ਹੋਣ ਦੇ ਲਿਬਾਸ ਵਿਚ ਉਨ੍ਹਾਂ ਨੇ ਰਾਜਨੀਤੀ 
ਦੇ ਡੂੰਘੇ ਮਨਸੂਬਿਆਂ ਨੂੰ ਆਸਰਾ ਦਿੱਤਾ।” 

(ਸਮਕਾਲੀ ਅਧਿਕਾਰੀ ਸਯੱਦ ਮੁਹੰਮਦ ਲਤੀਫ਼ ਐਕਸਟਰਾ ਅਸਿਸਟੈਂਟ ਕਮਿਸ਼ਨਰ) 

“ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਆਪਣੀਆ ਚਿੱਠੀਆਂ ਰਾਹੀਂ ਸੈਂਟਰ ਸਰਕਾਰ ਨੂੰ ਲਿਖਿਆ ਕਿ ਕੂਕਿਆਂ 
ਨੇ ਬਿਨਾਂ ਤੋਪ ਤਲਵਾਰ ਤੋਂ ਹੀ ਅਜ਼ਾਦੀ ਦੀ ਜੈਗ ਸ਼ੁਰੂ ਕਰ ਦਿੱਤੀ ਹੈ।” 

(ਪ੍ਰ. ਅਬਦੁਲ ਮਜ਼ੀਦ) 
ਇਸ ਵਿਚ ਕੋਈ ਸੰਦੇਹ ਨਹੀਂ ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸੱਚੇ ਅਰਥਾਂ ਵਿਚ ਅਧਿਆਤਮਕ ਪਰਮ- 
ਪੁਰਖ ਅਤੇ ਅਦੁੱਤੀ ਹਰਮਨ ਪਿਆਰੇ ਲੋਕ ਨਾਇਕ ਰਹੇਂ ਹਨ। 

ਅੰਗਰੇਜ਼ ਸਰਕਾਰ ਨੇ ਭਾਵੇਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਸੈਨ 3872 ਵਿਚ ਬਰਮਾ ਵਿਖੇ ਜਲਾਵਤਨ 
`ਕਰ ਦਿੱਤਾ ਸੀ ਪਰ ਸੁਤੌਤਰਤਾ ਸੈਗਰਾਮ ਦੇ ਪਾਂਧੀਆਂ ਨੇ ਉਨ੍ਹਾਂ ਨੂੰ ਸਦਾ ਚੇਤੇ ਰੱਖਿਆ ਅਤੇ ਵੱਖ ਵੱਖ ਸਮੇਂ 
ਆਪਣੇ ਭਾਸ਼ਣਾਂ ਤੇ ਲੇਖਾਂ ਰਾਹੀਂ ਉਨ੍ਹਾਂ ਦੀ ਪ੍ਰਸੈਸਾ ਕਰਦੇ ਰਹੇ ਅਤੇ ਉਨ੍ਹਾਂ ਦੇ ਪੂਰਨਿਆਂ 'ਤੇ ਚੱਲਣ ਦਾ ਯਤਨ 
ਕਰਦੇ ਰਹੇ। 


'ਗੁਥਾ ਐਦੋਲਨ' ਦੇ ਮਰਾਨ ਸੁਰੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ #/ 328 


੦੦0੦1 €16ਘਹੂ ।੧੦॥੧੦॥1€161੦॥)&340੦11.੮੦॥॥ 


ਗਦਰ ਪਾਰਟੀ ਦੇ ਆਗੂ ਸ੍ਰ. ਸੋਹਨ ਸਿੰਘ ਭਕਨਾ ਨਾਮਧਾਰੀ ਪਰਿਵਾਰ ਵਿਚੋਂ ਸਨ। ਬੱਬਰ ਅਕਾਲੀ ਲਹਿਰ 
ਨਾਲ ਵੀ ਨਾਮਧਾਰੀ ਲਹਿਰ ਦੀ ਸਾਂਝ ਰਹੀ। ਸ਼ਹੀਦੇ-ਆਜ਼ਮ ਸਰਦਾਰ ਭਗਤ ਸਿੰਘ ਅਤੇ ਉਨ੍ਹਾਂ ਦੇ ਚਾਚਾ ਸਰਦਾਰ 
ਅਜੀਤ ਸਿੰਘ ਨੇ ਵੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਨਾ-ਮਿਲਵਰਤਣ ਲਹਿਰ ਤੋਂ ਪ੍ਰੇਰਨਾ ਲਈ। ਸ਼ਹੀਦ ਭਗਤ 
ਸਿੰਘ, ਸ੍ਰੀ ਸਤਿਗੁਰੂ ਜੀ ਦੀ ਸ਼ਖ਼ਸੀਅਤ ਅਤੇ ਅਸੂਲਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੇ ਸਰੀ ਸਤਿਗੁਰੂ ਜੀ 
ਬਾਰੇ ਕਈ ਲੇਖ ਲਿਖ ਕੇ ਛਪਵਾਏ ਸਨ। 

ਬੁੱਧੀਜੀਵੀਆਂ ਅਤੇ ਨੇਤਾਵਾਂ ਦੀਆਂ ਲਿਖਤਾਂ 'ਕੂਕਾ ਲਹਿਰ' ਦੀ ਦੇਸ਼ ਭਗਤੀ ਦਰਸਾਉਂਦੀਆਂ ਹਨ। ਇਨ੍ਹਾਂ 
ਲਿਖਤਾਂ ਵਿਚੋਂ ਕੁਝ ਕੁ ਸੈਖੇਪ ਟਿੱਪਣੀਆਂ ਪੇਸ਼ ਹਨ ਜਿਨ੍ਹਾਂ ਤੋਂ ਨਾਮਧਾਰੀ ਲਹਿਰ ਦੀ ਮਹਾਨਤਾ ਅਤੇ ਇਸ ਨੂੰ 
ਦੂਸਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਲਹਿਰਾਂ ਨੂੰ ਪ੍ਰੇਰਨਾ ਦੇਣ ਅਤੇ ਪ੍ਰਭਾਵ ਪਾਉਣ ਦੇ ਯੋਗਦਾਨ 
ਬਾਰੇ ਪਤਾ ਲੱਗਦਾ ਹੈ। 

ਸ਼ਹਿਨਸ਼ਾਹ ਕੁਟੀਆ ਸੂਤਰ ਮੋਡੀ ਲਾਹੌਰ ਤੋਂ 'ਮਹਾਂਰਥੀ' ਅਖਬਾਰ ਦੇ ਸੈਪਾਦਕ ਨੂੰ ਆਪਣੀ 27 ਫਰਵਰੀ 
ਸੈਨ 1928 ਦੀ ਚਿੱਠੀ ਵਿਚ ਸ਼ਹੀਦ ਭਗਤ ਸਿੰਘ ਲਿਖਦੇ ਹਨ : - 

“ਤੁਸੀ ਸੀ ਸਤਿਗੁਰੂ ਰਾਮ ਸਿੰਘ ਜੀ ਬਾਰੇ ਮੇਰਾ ਲੇਖ ਤਾਂ ਛਾਪ ਦਿੱਤਾ ਹੈ ਪਰ ਫੋਟੋ ਨਹੀਂ ਛਾਪੀ। ਤਸਵੀਰ 
ਬਿਨਾਂ ਲੇਖ ਦੀ ਸੁੰਦਰਤਾ ਘਟ ਜਾਂਦੀ ਹੈ, ਹੁਣ ਮੈਂ ਇਕ ਹੋਰ ਲੇਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਬਾਰੇ ਭੇਜਾਂਗਾ, 
ਤੁਸੀਂ ਇਸ ਨੂੰ ਤਸਵੀਰਾਂ ਸਮੇਤ ਛਾਪਣਾਂ।” 

- ਸ਼ਹੀਦ ਭਗਤ ਸਿੰਘ 
ਸ਼ਹੀਦ ਭਗਤ ਸਿੰਘ ਦੇ ਸ੍ਰੀ ਸਤਿਗੁਰੂ ਜੀ ਬਾਰੇ ਵਿਚਾਰ ਸਨ, “ਉਹਨਾਂ (ਸ੍ਰੀ ਸਤਿਗੁਰੂ ਰਾਮ ਸਿੰਘ ਜੀ) ਉਸ 
ਵੇਲੇ ਨਾ-ਮਿਲਵਰਤਣ ਲਹਿਰ ਦਾ ਪ੍ਰਚਾਰ ਸ਼ੁਰੂ ਕੀਤਾ ਜੋ ਸੈਨ 1920 ਵਿਚ ਮਹਾਤਮਾ ਗਾਂਧੀ ਜੀ ਨੇ ਕੀਤਾ ਸੀ। 
ਉਹਨਾਂ ਦੀ ਨਾ-ਮਿਲਵਰਤਣ ਲਹਿਰ, ਮਹਾਤਮਾ ਗਾਂਧੀ ਦੀ ਨਾ-ਮਿਲਵਪਤਣ ਨਾਲੋਂ ਕਈ ਗੱਲਾਂ ਵਿਚ ਵਧ ਕੇ 
ਸੀ। ਅਦਾਲਤਾਂ ਦਾ ਬਾਈਕਾਟ, ਆਪਣੀਆਂ ਪੰਚਾਇਤਾਂ ਦੀ ਕਾਇਮੀ, ਸਰਕਾਰੀ ਤਾਲੀਮ ਦਾ ਬਾਈਕਾਟ, 
ਵਿਦੇਸ਼ੀ ਸਰਕਾਰ ਦੇ ਬਾਈਕਾਟ ਦੇ ਨਾਲ ਨਾਲ, ਰੇਲ ਤਾਰ ਤੇ ਡਾਕ ਦੇ ਬਾਈਕਾਟ ਦਾ ਵੀ ਪੂਰਾ ਪ੍ਚਾਰ ਕੀਤਾ। 
ਉਸ ਵੇਲੇ ਦੇਸ਼ ਇੰਨਾਂ ਸਾਹ ਸਤਹੀਣ ਹੋ ਗਿਆ ਸੀ ਕਿ ਉਨ੍ਹਾਂ ਦੇ ਬਾਈਕਾ> ਦੀ ਗੱਲ ਸੋਚੀ ਹੀ ਨਹੀਂ ਜਾ ਸਕਦੀ 
ਸੀ।” 

“ਅਸੀਂ ਕੂਕਿਆਂ ਨੂੰ ਭੁੱਲੜ ਅਤੇ ਮੂਰਖ ਕਹਿ ਕੇ ਆਪਣੇ ਫਰਜ਼ ਤੋਂ ਲਾਂਭੇ ਹੋ ਜਾਂਦੇ ਹਾਂ। ਸਵਾਰਥ ਜਾਂ ਲੌਭਾ 
ਲਈ ਉਨ੍ਹਾਂ ਆਪਣੀਆਂ ਜਾਨਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਅਣਗਹਿਲੀ ਦਿਖਾ ਸਕਦੇ ਸੀ ਪਰ ਉਨ੍ਹਾਂ ਦੀ 
ਮੂਰਖਤਾ ਵਿਚ ਵੀ ਦੇਸ਼ ਪ੍ਰੇਮ ਕੁੱਟ-ਕੁੱਟ ਕੇ ਭਰਿਆ ਹੋਇਆ ਸੀ। ਉਹ ਤਾਂ ਤੋਪਾਂ ਸਾਹਮਣੇ ਵੀ ਹੱਸ ਦਿੰਦੇ ਸਨ। 
ਉਹ ਆਨੰਦ ਨਾਲ, ਸਤਿ ਸ੍ਰੀ ਅਕਾਲ ਦੇ ਅਕਾਸ਼ ਗੁੰਜਾਉ ਜੈਕਾਰਿਆਂ ਨਾਲ ਆਕਾਸ਼ ਪਾਤਾਲ ਇਕ ਕਰ ਦਿੰਦੇ 
ਸਨ। ਅਸੀਂ ਸਮਝਦੇ ਹਾਂ ਕਿ ਦੇਸ਼ ਵਾਸਤੇ ਨਿਸ਼ਕਾਮ ਭਾਵ ਨਾਲ ਮਰ ਮਿਟਣ ਵਾਲੇ ਲੋਕਾਂ ਨੂੰ ਭੁਲਾ ਦੇਣਾ ਬਹੁਤ 
ਵੱਡੀ ਅਹਿਸਾਨ ਫਰਾਮੋਸ਼ੀ ਹੋਵੇਗੀ। ਅਸੀਂ ਉਨ੍ਹਾਂ ਦੀ ਯਾਦ ਵਿਚ ਕੋਈ ਬਹੁਤ ਵੱਡਾ ਥੰਮ ਨਹੀਂ ਖੜ੍ਹਾ ਕਰ ਸਕਦੇ 
ਤਾਂ ਆਪਣੇ ਦਿਲ ਵਿਚ ਥੋੜ੍ਹੀ ਜਹੀ ਥਾਂਹ ਦੇਣੋਂ ਕਿਉਂ ਭਿਜਕੀਏ।” __ 

- ਬਹੀਦ ਭਗਤ ਸਿੰਘ (ਪੁਸਤਕ ਮਹਾਨ ਕੂਕਾ ਲਹਿਰ' ਵਿਚੋਂ) 


“ਕੂਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 29 


੦੦0੦1 €16ਘਹੂ ।0੦॥੧੦॥1€1610॥)&30੦11.੮੦॥॥ 


“ਭਾਵੇਂ ਇਤਿਹਾਸ ਲਿਖਾਰੀਆਂ ਨੇ, ਕੁਝ ਸਾਮਰਾਜੀ ਕਾਰਨਾਂ ਕਰ ਕੇ ਕੂਕਿਆਂ ਨੂੰ ਅੱਖੋਂ ਪਰੋਖੇ ਕਰਨ ਦਾ 
ਰਸਤਾ ਅਪਣਾਇਆ ਪਰ ਸਾਮਰਾਜੀ ਹੁਕਮਰਾਨਾਂ ਨੇ ਕੂਕਾ ਲਹਿਰ ਦੇ ਖ਼ਤਰਿਆਂ ਦੀ ਅਹਿਮੀਅਤ ਨੂੰ ਘਟਾਉਣ 
ਦਾ ਯਤਨ ਨਹੀਂ ਕੀਤਾ। ਇਨ੍ਹਾਂ ਨੇ ਕੂਕਿਆਂ ਨੂੰ ਕਦੇ ਵੀ ਅਮਨ ਚੈਨ ਨਾਲ ਨਹੀਂ ਬਹਿਣ ਦਿੱਤਾ। ਸੈਨ 1872 
ਦੀ ਕੂਕਾ ਬਗਾਵਤ ਤੋਂ', ਕੂਕੇ ਐਗ੍ਰੇਜ਼ ਹੁਕਮਰਾਨਾਂ ਦੀਆਂ ਨਜ਼ਰਾਂ ਵਿਚ ਮਸ਼ਕੂਕ ਸਨ ਤੇ ਇਨ੍ਹਾਂ ਉਤੇ ਸਖ਼ਤੀਆਂ 
ਕੀਤੀਆਂ ਜਾਂਦੀਆਂ ਸਨ। 19ਵੀਂ ਸਦੀਂ ਦੇ ਸਤਵੇਂ ਦਹਾਕੇ ਦੇ ਦੌਰਾਨ ਮਹਿਕਮਾ ਸੀ. ਆਈ. ਡੀ. (ਖੁਫ਼ੀਆ 
ਪੁਲਿਸ) ਦੀਆਂ ਰਿਪੋਰਟਾਂ ਵਿਚ ਕੂਕਿਆਂ ਦੀਆਂ ਸਰਗਰਮੀਆਂ ਦਾ ਕਾਫੀ ਵਰਣਨ ਮਿਲਦਾ ਹੈ।” 

(ਸਰੀ ਲਾਲਾ ਫੀਰੋਜ਼ ਚੰਦ ਜੀ) 

'ਫਾਦਰ ਆਫ਼ ਦੀ ਨੇਸ਼ਨ' :- “ਭਾਰਤ ਦੀ ਅਜ਼ਾਦੀ ਦੇ ਸੈਗਰਾਮ ਦੀ ਸਾਰੇ ਸੈਸਾਰ ਵਿਚ ਸਰਕਾਰੀ ਪੱਧਰ 
'ਤੇ ਜੋ ਪਬਲੀਸਿਟੀ ਵੀ ਕੀਤੀ ਜਾਵੇ, ਉਸ ਵਿਚ ਇਹ ਠੌਕ ਵਜਾ ਕੇ ਦੱਸਿਆ ਜਾਵੇ ਕਿ ਦੇਸ਼ ਦੀ ਅਜ਼ਾਦੀ ਦੀ 
ਬੁਨਿਆਦ ਰੱਖਣ ਵਾਲੇ ਬਾਬਾ ਰਾਮ ਸਿੰਘ ਜੀ ਸਨ, ਜਿਨ੍ਹਾਂ ਕਾਂਗਰਸ ਦੇ ਜਨਮ ਤੋ' ਵੀ ਪਹਿਲਾਂ ਜ਼ਾਬਰ ਐਗਰੇਜ਼ 
ਸਰਕਾਰ ਨਾਲ ਲੋਹਾ ਲਿਆ। ਸ਼ਾਂਤਮਈ ਦੀ ਸ਼ਾਨਦਾਰ ਜੰਗ ਲੜੀ। ਐਗਰੇਜ਼ ਵਿਰੁੱਧ ਨਾ-ਮਿਲਵਰਤਣ ਦੀ 
ਲਹਿਰ ਚਲਾਈ, ਸਰਕਾਰੀ ਡਾਕਖਾਨਿਆਂ ਦਾ, ਰੇਲਾਂ ਦਾ ਅਤੇ ਹੋਰ ਸਰਕਾਰੀ ਦਫਤਰਾਂ ਦਾ ਬਾਈਕਾਟ ਕੀਤਾ। 
ਸੂਦੇਸ਼ੀ ਲਹਿਰ ਦੇ ਬਾਨੀ ਬਾਬਾ ਰਾਮ ਸਿੰਘ ਜੀ ਹੀ ਸਨ, ਜੋ ਜਲਾਵਤਨ ਕੀਤੇ ਗਏ ਪਹਿਲੇ ਸਿਆਸੀ ਆਗੂ ਸਨ। 
ਜੇ ਸਾਰੇ ਦੇਸ਼ ਵਿਚ ਤੰਗ ਨਜ਼ਰੀਆ ਨਾ ਹੁੰਦਾ ਤਾਂ ਅੱਜ ਆਪ 'ਫਾਦਰ ਆਫ਼ ਦੀ ਨੇਸ਼ਨ” ਕਰਕੇ ਪੂਜੇ ਜਾਂਦੇ।” 

(ਗੁਰਦਵਾਰਾ ਗਜ਼ਟ ਜੂਨ, 1972) 

“ਸਾਡੇ ਕੁਝ ਵਿਦਵਾਨ ਲੇਖਕ ਅਜੇ ਤਕ ਕੂਕਾ ਲਹਿਰ ਸਬੰਧੀ, ਸਿੰਘ ਸਭਾ ਵੱਲੋਂ ਪਾਏ ਗਏ ਭਰਮ ਤੋਂ ਮੁਕਤ 
ਨਹੀਂ ਹੋਂ ਸਕੇ। ਕੂਕਾ ਲਹਿਰ ਨੂੰ ਉਸ ਦੀਆਂ ਉਪਲਬਧੀਆਂ ਦੇ ਆਧਾਰ 'ਤੇ ਜੋ ਮਹੱਤਵ ਮਿਲਣਾ ਚਾਹੀਦਾ ਸੀ, 
ਉਹ ਨਹੀਂ ਦੇ ਰਹੇ। ਉਹ ਸਿਰਫ਼ ਕੂਕਾ ਲਹਿਰ ਨਾਲ ਹੀ ਨਹੀਂ, ਸਗੋਂ ਸਿੱਖ ਇਤਿਹਾਸ ਨਾਲ ਵੀ ਅਨਿਆਂ ਕਰ ਰਹੇ 
ਹਨ। ਇਤਿਹਾਸਕ ਖੋਜ ਦੇ ਹਿਤ ਵਿਚ ਇਸ ਸਵਾਲ ਦਾ ਫੈਸਲਾ ਵਿਗਿਆਨਕ ਢੰਗ ਨਾਲ ਕੀਤਾ ਜਾਣਾ 
ਚਾਹੀਦਾ ਹੈ ਅਤੇ ਦਿਲਾਂ ਵਿਚ ਬਿਠਾਏ ਭਰਮ ਦੂਰ ਕੀਤੇ ਜਾਣੇ ਚਾਹੀਦੇ ਹਨ।” 

“ਪੈਜਾਬ ਵਿਚ ਬਰਤਾਨਵੀ ਸਾਮਰਾਜ ਦੇ ਵਿਰੁੱਧ ਸਭ ਤੋਂ ਪਹਿਲਾਂ ਆਵਾਜ਼ ਉਠਾਉਣ ਵਾਲੇ ਨਾਮਧਾਰੀ 
ਸਨ। ਇਨ੍ਹਾਂ ਨੇ ਆਪਣੇ ਰਹਿਬਰ ਗੁਰੂ ਰਾਮ ਸਿੰਘ ਜੀ ਦੀ ਅਗਵਾਈ ਹੇਠ ਜਿੱਥੇ ਸਮਾਜ ਵਿਚੋਂ ਧਾਰਮਿਕ ਤੇ 
ਸਮਾਜਿਕ ਬੁਰਾਈਆਂ ਕੱਢਣ ਲਈ ਯਤਨ ਕੀਤੇ ਉਥੇ ਬਦੇਸ਼ੀ ਸ਼ਾਸਨ ਦੀ ਕਰੜੀ ਅਲੋਚਨਾ ਵੀ ਕੀਤੀ ਅਤੇ 
ਜਨਤਾ ਵਿਚ ਇਸ ਦੀ ਵਿਰੋਧਤਾ ਦਾ ਸਾਹਸ ਭਰਿਆ।” 

(ਛਾ. ਫੌਜਾ ਸਿੰਘ ਪ੍ਰਸਿੱਧ ਸਿੱਖ ਵਿਦਵਾਨ) 

“1857 ਦੀ ਫ਼ੌਜੀ ਬਗਾਵਤ ਨਹੀਂ, ਬਲਕਿ ਕੂਕਾ-ਲਹਿਰ ਦੇਸ਼ ਦੀ ਅਜ਼ਾਦੀ ਦਾ ਪਹਿਲਾ ਸੈਘਰਸ਼ ਸੀ।” 

“ਮੈਂ ਕੂਕਾ ਲਹਿਰ ਨੂੰ ਜਮਾਤੀ ਪੱਧਰ 'ਤੇ ਲੜਿਆ ਗਿਆ ਦੇਸ਼ ਦੀ ਅਜ਼ਾਦੀ ਦਾ ਪਹਿਲਾ ਇਨਕਲਾਬੀ 
ਸੈਘਰਸ਼ ਮੈਨਦਾ ਹਾਂ। ਇਸ ਦੀ ਪੁਸ਼ਟੀ ਇਤਿਹਾਸ ਦੇ ਤੱਥ ਤੇ ਤੱਥਾਂ ਦੀ ਸਾਰਥਕਤਾ ਕਰਦੀ ਹੈ। ਔਗ੍ਰੇਜ਼ੀ ਹਾਕਮਾਂ 
ਦੀਆਂ ਖੁਫ਼ੀਆਂ ਰਿਪੋਰਟਾਂ ਵਿਚੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਕੂਕਾ-ਲਹਿਰ ਦਾ ਮੁੱਖ-ਮੋਤਵ ਨਿਰੋਲ ਧਾਰਮਿਕ 
ਨਹੀਂ ਸਗੋਂ ਰਾਜਨੀਤਕ ਸੀ। ਕੂਕੇ 'ਮਲੇਛ' ਰਾਜ ਦੇ ਨਜ਼ਾਮ ਨੂੰ ਬਦਲਣ ਲਈ ਸੈਘਰਸ਼ ਕਰ ਰਹੇ ਸਨ। ਜੇ ਕੂਕਾ- 
ਲਹਿਰ ਨਿਰੋਲ ਧਾਰਮਿਕ ਹੁੰਦੀ ਤਾਂ ਇਸ ਲਹਿਰ ਦੇ ਬਾਨੀ (ਸ੍ਰੀ ਸਤਿਗੁਰੂ ਰਾਮ ਸਿੰਘ ਜੀ) ਨੂੰ ਕਾਲੇ ਪਾਣੀ (ਬਰਮਾ 
ਵਿਖੇ ਜਲਾਵਤਨ) ਦੀ ਸਜ਼ਾ ਐਗ੍ਰੇਜ਼ ਹਕੂਮਤ ਨਾ ਦਿੰਦੀ।” 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 30 


੦੦0੦1 €16॥ਘਹੂ ।0੦॥੧੦॥1€1610॥)&30੦11.੮੦॥॥ 


“ਸਤਿਗੁਰੂ ਰਾਮ ਸਿੰਘ ਜੀ ਦੀਆਂ ਬੇ-ਜੋੜ, ਲਾਸਾਨੀ, ਅਸਾਧਾਰਨ ਤੇ ਮਹਾਨ ਰੱਬੀ ਸ਼ਖਸੀਅਤ ਦੀਆਂ 
ਸਰਗਰਮੀਆਂ ਨੂੰ ਜਾਣਕੇ ਸਿਰ ਸਿਦਕ ਨਾਲ ਝੁਕ ਜਾਂਦਾ ਹੈ। ਉਨ੍ਹਾਂ ਦੇ ਪੈਰੋਕਾਰਾਂ ਕੋਲ ਕੋਈ ਗੋਲਾ ਬਾਰੂਦ ਨਹੀਂ 
ਸੀ, ਲੜਨ ਲਈ ਕੋਈ ਫ਼ੌਜੀ ਸਿਖਲਾਈ ਨਹੀਂ ਸੀ। ਹੋਰ ਤਾਂ ਹੋਰ ਕਿਰਪਾਨ ਚੁੱਕਣ ਦੀ ਵੀ ਮਨਾਹੀ ਸੀ। ਫੇਰ ਵੀ 
ਉਨ੍ਹਾਂ ਨੇ ਨਾ-ਕੇਵਲ ਅੰਗਰੇਜ਼ੀ ਹਕੂਮਤ ਦੇ ਸਮਾਂਨਤਰ ਆਪਣੀ ਹਕੂਮਤ ਚਲਾਈ ਸਗੋਂ ਨੇਪਾਲ ਤੇ ਕਸ਼ਮੀਰ 
ਦੀਆਂ ਕੂਕਾ ਰਜਮੈਂਟਾਂ ਨੂੰ ਹੋਂਦ ਵਿਚ ਲਿਆਂਦਾ ਰੂਸ ਤਕ ਪਹੁੰਚ ਕੀਤੀ ਤਾਂ ਜੋ ਰੂਸੀ ਮਦਦ ਨਾਲ 'ਮਲੇਛੀ ਰਾਜ” 
ਦਾ ਖ਼ਾਤਮਾ ਕੀਤਾ ਜਾਵੇ” 

“ਆਪਾਂ ਨਾਮਧਾਰੀ ਲਹਿਰ ਦੀ ਇਤਿਹਾਸਕ ਮਹਾਨਤਾ ਨਾਲ ਹੁੰਦੀ ਆ ਰਹੀ ਬੇ-ਇਨਸਾਫ਼ੀ ਦਾ ਤਿਆਗ 
ਕਰੀਏ। ਸਤਿਗੁਰੂ ਰਾਮ ਸਿੰਘ ਜੀ ਨੇ ਸਮੁੱਚੇ ਦੇਸ਼, ਸਮੁੱਚੀ ਕੌਮ ਤੇ ਸਮੁੱਚੀ ਮਨੁੱਖਤਾ ਲਈ ਏਨਾ ਵੱਡਾ 
ਇਨਕਲਾਬੀ ਸੰਘਰਸ਼ ਕੀਤਾ। ਜੇ ਉਹ ਦੇਸ਼ ਵਿਚੋਂ 'ਮਲੇਛੀ ਰਾਜ` ਦੇ ਖ਼ਾਤਮੇ ਲਈ ਤੇ ਦੇਸ਼ ਦੀ ਆਜ਼ਾਦੀ ਲਈ 
ਸੂਰਮਿਆਂ ਤੇ ਯੋਧਿਆਂ ਵਾਂਗ ਜੁਝਾਰੂ ਜਦੋ-ਜਹਿਦ ਕਰਦੇ ਰਹੇ ਤਾਂ ਸਾਡਾ ਕੀ ਹੱਕ ਬਣਦਾ ਹੈ ਕਿ ਉਨ੍ਹਾਂ ਦੀਆਂ 
ਸਿਖਰਾਂ ਨੂੰ ਛੂੰਹਦੀਆਂ ਬੇ-ਜੋੜ ਪ੍ਰਾਪਤੀਆਂ ਨੂੰ ਸਿਰਫ਼ ਵਰਗ ਵਿਸ਼ੇਸ਼ ਤੇ ਸਿਰਫ਼ ਨਾਮਧਾਰੀ ਸਮਾਜ ਨਾਲ ਹੀ ਜੋੜੀ 
ਰੱਖੀਏ 7” 

“ਸੈਸਾਰ ਦੀਆਂ ਦੂਜੀਆਂ ਕਈ ਮਹਾਨ ਤੇ ਰੱਬੀ ਸ਼ਖ਼ਸੀਅਤਾਂ ਵਾਂਗ ਬਾਬਾ ਰਾਮ ਸਿੰਘ ਜੀ ਸਮੁੱਚੀ ਕੌਮ ਤੇ 
ਸਮੁੱਚੇ ਦੇਸ਼ ਦਾ ਬਹੁ-ਮੁੱਲਾ ਸਰਮਾਇਆ ਹਨ। ਇਸ ਸੋਚ ਤੇ ਪਹੁੰਚ ਨੂੰ ਅਪਣਾ ਕੇ ਹੀ ਅਸੀਂ ਨਾਮਧਾਰੀ ਲਹਿਰ 
ਦੀ ਇਤਿਹਾਸਕ ਮਹਾਨਤਾ ਨਾਲ ਹੁੰਦੀ ਆ ਰਹੀ ਤੇ ਹੁਣ ਵੀ ਹੋ ਰਹੀ ਬੇਇਨਸਾਫ਼ੀ ਤੋਂ ਮੁਕਤ ਹੋ ਸਕਦੇ ਹਾਂ।” 

'ਕੂਕਾ-ਲਹਿਰ ਦੇਸ਼ ਦੀ ਆਜ਼ਾਦੀ ਦਾ ਪਹਿਲਾ ਇਨਕਲਾਬੀ ਸੈਘਰਸ਼ ਸੀ ਪਰ ਇਸ ਦੀ ਦੇਸ਼ ਭਰ ਵਿਚ 
ਓਨੀ ਚਰਚਾ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ। ਅਸਲ 'ਚ ਕੂਕਾ-ਲਹਿਰ ਦੇ ਇਸ ਇਨਕਲਾਬੀ ਸੈਘਰਸ਼ ਦਾ 
ਇਤਿਹਾਸ ਦੇਸ਼ ਦੀ ਹਰ ਬੋਲੀ ਵਿਚ ਛਪਣਾ ਚਾਹੀਦਾ ਹੈ। ਨਾਮਧਾਰੀ ਸਮਾਜ ਨੂੰ ਨਹੀਂ ਸਗੋਂ ਦੇਸ਼ ਦੇ ਸੁ-ਜੱਗ 
ਇਤਿਹਾਸਕਾਰਾਂ ਨੂੰ ਇਸ ਬਾਰੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।” 

(ਡਾ. ਅਜੀਤ ਸਿੰਘ) 
(ਵਰਿਆਮ ਸਤੌਬਰ 2007 ਔਕ ਵਿਚੋਂ ਛਪੇ ਲੇਖ ਵਿਚੋਂ) 

“ਇਹ ਮਸ਼ਹੂਰ ਐਗਰੇਜ਼ੀ ਕਹਾਵਤ ਹੈ - ਦੁਨੀਆਂ ਆਪਣੇ ਵੱਡੇ ਤੋਂ ਵੱਡੇ ਆਦਮੀਆਂ ਨੂੰ ਬਿਲਕੁਲ ਨਹੀਂ 
ਜਾਣਦੀ। ਜਿਵੇਂ ਸੈਂਕੜੇ ਅਤੇ ਹਜ਼ਾਰਾਂ ਸੁੰਦਰ ਤੋਂ ਸੁੰਦਰ ਫੁੱਲ ਸਿਰਫ਼ ਜੈਗਲ ਦੀਆਂ ਚਿੜੀਆਂ ਨੂੰ ਆਪਣਾ ਸੁਹੱਪਣ 
ਵਿਖਾ ਕੇ ਹਵਾ ਵਿਚ ਆਪਣੀ ਖੁਸ਼ਬੂ ਖਿਲਾਰਕੇ ਖ਼ਤਮ ਹੋ ਜਾਂਦੇ ਹਨ, ਜਿਵੇਂ ਸੈਂਕੜੇ ਅਨਮੋਲ ਜਵਾਹਰ ਸਦਾ ਲਈ 
ਸਮੁੰਦਰ ਦੀ ਤਹਿ ਵਿਚ ਪਏ ਰਹਿੰਦੇ ਹਨ, ਠੀਕ ਉਸੇ ਤਰ੍ਹਾਂ ਦੁਨੀਆਂ ਦੀਆਂ ਅਨੇਕ ਵੱਡੀਆਂ ਵੱਡੀਆਂ 
ਆਤਮਾਵਾਂ ਸਦਾ ਲਈ ਲੋਕਾਂ ਦੀਆਂ ਅੱਖਾਂ ਤੋਂ ਓਹਲੇ ਰਹਿੰਦੀਆਂ ਹਨ। ਇਸੇ ਤਰ੍ਹਾਂ, ਇਤਿਹਾਸ ਦੇ ਅਨੇਕ 
ਮਾਅਰਕੇ ਦੇ ਪੰਨੇ ਸਦਾ ਲਈ ਦੁਨੀਆਂ ਦੀਆਂ ਅੱਖਾਂ ਤੋਂ ਓਹਲੇ ਰਹਿੰਦੇ ਹਨ। ਭਾਰਤ ਦੇ ਇਤਿਹਾਸ ਦੇ ਇਸ ਤਰ੍ਹਾਂ 
ਦੇ ਕੁਝ ਪੈਨੇ ਹਨ ਮਹਾਨ ਨਾਮਧਾਰੀ ਲਹਿਰ ਦੇ, ਜਿਨ੍ਹਾਂ ਨੂੰ ਇਤਿਹਾਸਕਾਰਾਂ ਨੇ ਅਣਗੌਲਿਆ ਕੀਤੀ ਰੱਖਿਆ!” 

“ਪੈਡਿਤ ਸੁੰਦਰ ਲਾਲ ਜੀ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਭਾਰਤ ਦੇ ਪਿਤਾਮਾ ਮੈਨਦੇ ਸਨ। ਆਪ ਅਕਸਰ 
ਕਿਹਾ ਕਰਦੇ ਸਨ ਕਿ “ਗੁਰੂ ਰਾਮ ਸਿੰਘ ਤਾਂ ਮੇਰੇ ਦਾਦਾ ਗੁਰੂ ਸਨ” ਇਹ ਪੁੱਛਣ 'ਤੇ ਕਿ ਕਿਵੇਂ ? ਉਹ ਆਖਦੇ 
ਸਨ, “ਗਾਂਧੀ ਜੀ ਮੇਰੇ ਗੁਰੂ ਹਨ ਅਤੇ ਗਾਂਧੀ ਜੀ ਦੇ ਗੁਰੂ, ਗੁਰੂ ਰਾਮ ਸਿੰਘ ਸਨ ਤੇ ਇੰਝ ਹੋਏ ਨਾ ਉਹ ਮੇਰੇ ਦਾਦਾ 
ਗੁਰੂ।” 

(ਪੈਡਿਤ ਸੁੰਦਰ ਲਾਲ, ਪ੍ਰਸਿੱਧ ਸੁਤੰਤਰਤਾ ਸੈਲਾਨੀ) 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਬਹੀਦ / 31 


੦੦0੦1 €16॥ਘਹੂ ।0੦੧੦॥1€1610॥)&30੦11.੮੦॥॥ 


“ਇਸ ਵੇਲੇ ਸਾਰੇ ਹਿੰਦੋਸਤਾਨ ਤੇ ਦੁਨੀਆਂ ਵਿਚ ਮਹਾਤਮਾ ਗਾਂਧੀ ਜੀ ਦਾ ਸਭ ਤੋ ਵਧੇਰੇ ਦਰਜਾ ਹੈ ਤੇ 
ਉਨ੍ਹਾਂ ਦੀ ਹਸਤੀ ਵਾਕਈ ਸਤਿਕਾਰਯੋਗ ਹੈ, ਪਰ ਜਦ ਮੈਂ ਸੀ 108 ਮਹਾਰਾਜ ਬਾਬਾ ਰਾਮ ਸਿੰਘ ਸਾਹਿਬ ਦੇ 
ਪਵਿੱਤਰ ਜੀਵਨ ਸੰਬੰਧੀ ਕੋਈ ਲੇਖ ਲਿਖਣ ਲਈ ਕੋਈ ਖਿਆਲ ਦੁੜਾਇਆ ਤਾਂ ਇਉਂ ਜਾਪਿਆ ਕਿ ਮਹਾਤਮਾ 
ਗਾਂਧੀ ਜੀ ਦੇ ਰਾਜਸੀ ਅਸੂਲ, ਹਜ਼ੂਰ ਦੇ ਰਾਜਸੀ ਅਸੂਲਾਂ ਨਾਲ ਏਨੇ ਮਿਲਦੇ ਹਨ ਕਿ ਜੇ ਇਹ ਕਿਹਾ ਜਾਵੇ ਕਿ 
ਮਹਾਤਮਾ ਗਾਂਧੀ ਜੀ ਰਾਜਸੀ ਅਸੂਲਾਂ ਵੱਲੋਂ ਇਕ ਨਾਮਧਾਰੀ ਸਿੱਖ ਸਨ ਤਾਂ ਕੋਈ ਮੁਬਾਲਗੇ ਵਾਲੀ ਗੱਲ ਨਹੀਂ।” 

(ਸ੍. ਐਸ. ਐਸ. ਚਰਨ ਸਿੰਘ, ਐਡੀਟਰ ਮੌਜੀ) 

“ਬਾਬੇ ਕੇਸਰ ਹੋਰਾਂ ਨੇ ਮੈਨੂੰ ਅਯਾਸ਼ ਜ਼ਿੰਦਗੀ ਵਿਚੋਂ ਕੱਢਿਆ ਸੀ ਤੇ ਅਮਰੀਕਾ ਨੇ ਕਮਜ਼ੋਰ ਜ਼ਿੰਦਗੀ ਵਿਚੋਂ 
ਕੱਢਿਆ। ਕਿਰਤ ਦੇ ਮਹੱਤਵ ਨੂੰ ਮੈਂ ਉਥੇ ਜਾ ਕੇ ਸਮਝਿਆ......। ਅਸੀਂ ਪਰਾਧੀਨ ਸਾਂ। ਰਾਹ ਚਲਦੇ ਬੱਚੇ ਵੀ 
'ਹੈਲੋਂ ਹਿੰਦੂ ਸਲੇਵ' ਕਹਿ ਕੇ ਚਿੜਾਉਂਦੇ। ਤਾਅਨੇ ਮਿਲਦੇ -ਤੁਸੀਂ 30 ਕਰੋੜ ਭੇਡਾਂ ਹੋ ਜਾਂ ਆਦਮੀ, ਜਿਹੜੇ ਦੋ 
ਲੱਖ ਐਗਰੇਜ਼ਾਂ ਤੋਂ ਪਿੱਛਾ ਨਹੀਂ ਛੁਡਾ ਸਕਦੇ। ਨਸ਼ਤਰ ਚਭੋਏ ਜਾਂਦੇ ਕਿ ਤੁਸੀਂ ਹਿੰਦੀ ਇਨਸਾਨ ਨਹੀਂ ਗ਼ੁਲਾਮੀ 
ਦੀ ਪਲੇਂਗ ਫੈਲਾਉਣ ਵਾਲੇ ਚੂਹੇ ਹੋ।” 

“ਸੱਟ ਲੱਗੇ ਮਨ ਨੇ ਕੋਈ ਆਸਰਾ ਭਾਲਣਾ ਸ਼ੁਰੂ ਕੀਤਾ। ਸਾਡੇ ਗੁਆਂਢ ਪਿੰਡ ਮੁਹਾਵੇ ਇਕ ਮਹਾਂਪੁਰਸ਼ “ਬ- 
ਬਾ ਕੇਸਰ” ਨਾਂ ਦੇ ਰਹਿੰਦੇ ਸਨ। ਹੈ ਸਨ ਤਾਂ ਇਹ ਨਾਮਧਾਰੀ ਗੁਰੂ ਮਹਾਰਾਜ ਰਾਮ ਸਿੰਘ ਜੀ ਦੇ ਸ਼ਰਧਾਲੂ ਪਰ 
ਬੜੇ ਖੁੱਲ੍ਹੇ ਖ਼ਿਆਲ ਫ਼ਿਰਕੇਬੈਦੀ ਤੇ ਐਨ੍ਹੀ ਧਰਮ ਭਗਤੀ ਤੋਂ ਉੱਚੇ, ਛੂਤ-ਛਾਤ ਤੋਂ ਰਹਿਤ ਮਨੁੱਖ ਮਾਤਰ ਨੂੰ 
ਪਿਆਰ ਕਰਨ ਵਾਲੇ ਗੁਰਮੁੱਖ ਸਨ। ਆਪ ਮਾਇਆਧਾਰੀਆਂ ਨੂੰ ਮੂਹ ਨਹੀਂ ਸਨ ਲਾਉਂਦੇ। ਐਪਰ ਗ਼ਰੀਬਾਂ ਤੇ 
ਨਿਤਾਣਿਆਂ ਦਾ ਬੜਾ ਮਾਣ ਤੇ ਸੇਵਾ ਕਰਿਆ ਕਰਦੇ ਸਨ, ਇਨ੍ਹਾਂ ਤੋਂ ਮੈਨੂੰ ਲੋਕ ਸੇਵਕ ਬਣਨ ਦੀ ਚੇਟਕ ਲੱਗੀ 
ਜੋ ਅਗਲਿਆਂ ਸਾਲਾਂ ਵਿਚ ਇਸ਼ਕ ਦੀ ਹੱਦ ਤੱਕ ਪੁੱਜ ਗਈ। ਨਾਮਧਾਰੀਆਂ ਵੱਲੋਂ ਐਗਰੇਜ਼ਾਂ ਦੀਆਂ 
ਕਚਹਿਰੀਆਂ, ਨੌਕਰੀਆਂ ਤੇ ਡਾਕਖਾਨਿਆਂ ਇਥੋਂ ਤੱਕ ਕਿ ਰੇਲਾਂ ਦਾ, ਜਿਨਾ ਮੁਕੰਮਲ ਬਾਈਕਾਟ ਮੈ' ਡਿੱਠਾ ਹੈ 
ਉਸਦੀ ਨਕਲ ਮਾਤਰ ਵੀ ਕਾਂਗਰਸ ਦੀ ਨਾ-ਮਿਲਵਰਤਣ ਲਹਿਰ ਨਹੀਂ। ਮੈਂ 1896 ਤੋਂ 1908 ਤੀਕ ਬਾਬਾ ਜੀ 
ਦੀ ਸੰਗਤ ਵਿਚ ਰਿਹਾ। ਸੱਚੀ ਗੱਲ ਤਾਂ ਇਹ ਹੈ ਕਿ ਹੁਣ ਮੈ ਜੋ ਜੀਵਨ ਜੀ ਰਿਹਾ ਹਾਂ ਇਹ ਸਭ ਉਨ੍ਹਾਂ ਦੀ ਸੈਗਤ 
ਦਾ ਹੀ ਪਰਤਾਪ ਹੈ। ਜੇ ਉਹ ਮੈਨੂੰ ਹਾਣੀਆਂ ਦੇ ਉਸ ਨਰਕੀ ਜਾਲ ਵਿਚੋਂ ਨਾ ਕੱਢਦੇ, ਤਾਂ ਮੈਂ ਗੋਹੇ ਦੀ ਸੁਢੀ ਵਾਂਗ 
ਕਦੇ ਦਾ ਮਰ ਖਪ ਗਿਆ ਹੁੰਦਾ।” 

(ਬਾਬਾ ਸੋਹਣ ਸਿੰਘ ਭਕਨਾ, ਪ੍ਰਧਾਨ ਗ਼ਦਰ ਪਾਰਟੀ) 

“ਮੈਂ ਬੜੀ ਚਾਹ ਨਾਲ ਤਿੰਨ ਚਾਰ ਸੁਘੱੜ ਸੱਜਣਾਂ ਕੋਲੋ ਮਹਾਰਾਜ ਰਾਮ ਸਿੰਘ ਜੀ ਦਾ ਹਾਲ ਪੁੱਛਿਆ ਹੈ। 
ਸੁਣ ਕੇ ਅਸਚਰਜ ਹੋ ਗਿਆ ਹਾਂ। ਕੇਡਾ ਦੂਰ ਐਦੇਸ਼, ਕੇਡਾ ਦੇਸ਼-ਭਗਤ, ਕੇਡਾ ਭਰੋਸੇਵਾਲਾ, ਕੇਡਾ ਕਰਨੀਵਾਲਾ, 
ਕੇਡਾ ਪਵਿੱਤਰ, ਕੇਡਾ ਸੁਤੋਤਰ ਅਤੇ ਸੁਤੰਤਰਤਾ ਦੀਆਂ ਜੈਗਾਲੀਆਂ ਤਾਰਾਂ ਖੁਰਚ ਕੇ ਗੁਲਾਮ ਸੁਰੋਗੀਆਂ ਵਿਚੋਂ 
ਰੱਬੀ ਤਰਾਨੇ ਕੱਢਣ ਵਾਲਾ ਮਹਾਂਪੁਰਖ ਰਾਮ ਸਿੰਘ ਹੋਇਆ ਹੈ। ਮੈਂ ਪੁੱਛਦਾ ਹਾਂ ਇਨ੍ਹਾਂ ਦਾ ਜੀਵਨ, ਮੈਨੂੰ ਸਕੂਲ 
ਵਿਚ ਕਿਉਂ ਨਹੀਂ ਪੜ੍ਹਾਇਆ ਗਿਆ।” 

(ਸ. ਗੁਰਬਖਸ਼ ਸਿੰਘ ਪ੍ਰੀਤਲੜੀ) 

“ਸਤਿਗੁਰੂ ਰਾਮ ਸਿੰਘ ਜੀ ਨੇ ਆਪਣੀ ਮਾਤ ਭੂਮੀ ਨੂੰ ਸੁਤੌਤਰਤਾ ਦਿਵਾਉਣ ਦੇ ਲਈ ਅੱਜ ਤੋਂ ਪੌਣੀ ਸਦੀ 
ਪਹਿਲੋਂ ਜਿਹੜਾ ਮਹਾਨ ਗੌਰਵਸ਼ਾਲੀ ਉੱਦਮ ਕੀਤਾ, ਉਸ ਦੀ ਮਹਤੱਤਾ ਤੋਂ ਕੋਈ ਵੀ ਹਿੰਦੁਸਤਾਨੀ ਇਨਕਾਰ 
ਨਹੀਂ ਕਰ ਸਕਦਾ। ਕਾਂਗਰਸ ਨੇ ਆਪ ਦੇ ਵਿਖਾਏ ਹੋਏ ਰਸਤੇ ਨੂੰ ਅਪਨਾ ਕੇ ਹੀ ਕਾਮਯਾਬੀ ਹਾਸਲ ਕੀਤੀ ਹੈ।” 

(ਪੈਡਤ ਜਵਾਹਰ ਲਾਲ ਨਹਿਰੂ) 
“ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬਹੀਦ / 32 


੦੦0੦1 €16ਘਹੂ ।0੦੧੦॥1€1610॥)&30੦11.੮੦॥॥ 


“ਹਮਾਰੇ ਦੇਸ਼ ਮੇਂ ਮਹਾਤਮਾ ਗਾਂਧੀ ਨੇ ਜੋ ਅਸਹਿਯੋਗ ਇਤਨੇ ਜ਼ੋਰ ਸੇ ਚਲਾਇਆ ਉਸ ਕਾ ਗੁਰ ਰਾਮ ਸਿੰਘ 
ਨੇ ਪ੍ਰਾਯ ਪਚਾਸ ਬਰਸ ਪੂਰਵ ਹੀ ਨਾਮਧਾਰੀਓ ਮੇਂ ਪਰਚਾਰ ਕੀਆ ਥਾ!” ੍‌ 
(ਡਾ. ਰਜਿੰਦਰ ਪ੍ਰਸ਼ਾਦ ਜੀ ਭਾਰਤ ਦੇ ਪਹਿਲੇ ਰਾਸ਼ਟਰਪਤੀ) 
“ਗੁਰੂ ਰਾਮ ਸਿੰਘ ਜੀ ਦੇ ਝੁਲਾਏ ਹੋਏ ਅਜ਼ਾਦੀ ਦੇ ਝੰਡੇ ਹੇਠ ਨਾਮਧਾਰੀਆਂ ਨੇ ਜੋ ਕੁਰਬਾਨੀਆਂ ਕੀਤੀਆਂ 
ਹਨ ਉਨ੍ਹਾਂ ਦਾ ਦੇਸ਼ ਨੂੰ ਸਦਾ ਮਾਨ ਰਹੇਗਾ।” 
(ਨੇਤਾ ਜੀ ਸੁਭਾਸ਼ ਚੰਦਰ ਬੋਂਸ) 
“ਵੱਖੀਆਂ ਦੀਆਂ ਪਸਲੀਆਂ ਬਾਲ ਕੇ ਕੂਕਿਆਂ ਨੇ ਉਹ ਸ਼ਮ੍ਹਾ ਜਲਾਈ ਰੱਖੀ ਜਿਸ ਦੇ ਸਿੱਟੇ ਦੇ ਤੌਰ 'ਤੇ 
ਅਮਨ, ਅਜ਼ਾਦੀ, ਜਮਹੂਰੀਅਤ ਤੇ ਸਾਂਝੀਵਾਲਤਾਂ ਨੂੰ ਨੂਰੀ ਲੋਅ ਤੇ ਰੁਸ਼ਨਾਈ ਪ੍ਰਾਪਤ ਹੋਈ!” 
(ਰਵਿੰਦਰ ਨਾਥ ਟੈਗੋਰ) 
“ਸਰੀ ਸਤਿਗੁਰੂ ਰਾਮ ਸਿੰਘ ਜੀ ਨੇ ਸੁੱਤੇ ਹੋਏ ਪੰਜਾਬ ਨੂੰ ਨਾਮ ਦੀਆਂ ਮਿੱਠੀਆਂ ਲੋਰੀਆਂ ਨਾਲ ਸਾਵਧਾਨ 
ਕਰਕੇ ਇਕ ਨਵੇਂ ਆਤਮਕ ਜੈਗ ਵਾਸਤੇ ਤਿਆਰ ਕੀਤਾ।” 
(ਸ੍ਰੀ ਲਾਲਾ ਧਨੀ ਰਾਮ ਚਾਤ੍ਰਿਕ) 
“ਸਿੱਖ ਮਹਾਤਮਾ ਪਰਚਾਰ ਕਰਦੇ ਸਨ ਪਰ ਉਹ ਸਿੱਖੀ ਨੂੰ ਸੁਰਜੀਤ ਨਹੀਂ ਕਰ ਸਕਦੇ ਹਨ। ਬਾਬਾ ਰਾਮ ਸਿੰਘ 
ਵਿਚ ਉਹ ਸਿੱਖੀ ਪੂਰੀ ਸੀ, ਜਿਸਨੇ ਸਾਰੇ ਪੈਥ ਵਿਚ ਮੁੜ ਉਤਸ਼ਾਹ ਪੈਦਾ ਕਰ ਦਿੱਤਾ। ਬਾਬਾ ਜੀ ਦੇ ਪਰਚਾਰ ਦਾ 
ਨਤੀਜਾ ਇਹ ਨਿਕਲਿਆ ਕਿ ਸਾਰੇ ਪੈਜਾਬ ਵਿਚ ਸਿੱਖੀ ਅਣਖ ਦੀ ਲਹਿਰ ਦੌੜ ਗਈ, ਹਰ ਪਾਸੇ ਨਾਮ ਦੇ ਸ਼ਬਦ 
ਦੀ ਗੂੰਜ ਉੱਠਣ ਲੱਗ ਪਈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੇ ਸਿੱਖਾਂ ਵਿਚ 
ਗੁਰਮਤਿ ਨੂੰ ਪਰਵਿਰਤ ਕੀਤਾ। ਬਦੇਸ਼ੀ ਸਰਕਾਰ ਦੇ ਵਿ੍‌ਰੱਧ ਨਾ-ਮਿਲਵਰਤਣ ਦੀ ਲਹਿਰ ਚਲਾ ਕੇ, ਸਿੱਖਾਂ ਨੂੰ 
ਦੇਸ਼ ਭਗਤੀ ਦੀ ਸੈਥਾ ਪੜ੍ਹਾਈ। ਆਪਣੇ ਪਿਆਰੇ ਦੇਸ਼ ਨੂੰ ਅਜ਼ਾਦ ਰੱਖਣ ਦੇ ਅਪਰਾਧ ਵਿਚ ਆਪਣੇ ਕਈ ਮਸ਼ਹੂਰ 
ਸੂਬਿਆਂ ਸਮੇਤ ਜਲਾਵਤਨ ਕਰਕੇ ਨਜ਼ਰਬੰਦ ਕੀਤੇ ਗਏ ਅਤੇ ਸਿੱਖ ਜਿਨ੍ਹਾਂ ਦੀ ਆਨ-ਸ਼ਾਨ ਕਾਇਮ ਕਰਨ ਲਈਂ 
ਉਨ੍ਹਾਂ ਨੇ ਇਹ ਭਾਰੀ ਕੁਰਬਾਨੀ ਕੀਤੀ, ਸਵਾਰਥ ਵੱਸ ਹੋ ਕੇ ਆਪ ਨੂੰ ਉੱਕਾ ਹੀ ਵਿਸਾਰ ਬੈਠੇ।” 
(ਸਰੀ ਮਾਨ ਪੈਥ ਰਤਨ ਮਾਸਟਰ ਤਾਰਾ ਸਿੰਘ) 
“ਸੀ ਬਾਬਾ ਜੀ ਕਿਸੇ ਓਪਰੇ ਮਜਹਬ ਦੇ ਬਾਨੀ ਨਹੀਂ ਹੋਏ। ਉਹ ਗੁਰੂ ਸਾਹਿਬਾਨ ਦੇ ਚਲਾਏ ਹੋਏ ਮਾਰਗ ਦੇ 
ਦਾਇਰੇ ਦੇ ਹਨ। ਉਹ ਗੁਰਮਤਿ ਅਵਲੰਬੀ ਗੁਰੂ ਸਾਹਿਬਾਂ ਦੇ ਚਲਾਏ ਮਾਰਗ ਦੇ ਚਮਕਦੇ ਸਿਤਾਰੇ ਹਨ। ਪਰਚਾਰ 
ਬਾਬਾ ਜੀ ਦੇ ਵਕਤ ਇਸ ਸੰਪ੍ਦਾ ਦਾ ਇਨ੍ਹਾਂ ਹੋਇਆ, ਕਿ ਲੱਖਾਂ ਦੀ ਗਿਣਤੀ ਆਪ ਦੇ ਪੈਰੋਕਾਰਾਂ ਦੀ ਸੁਣੀਂਦੀ 
ਹੈ!” 
(ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ) 
“ਲੱਖਾਂ ਲੋਕ ਥੋੜ੍ਹੇ ਸਾਲਾਂ ਵਿਚ ਹੀ ਕੂਕਾ ਪੰਥ ਵਿਚ ਸ਼ਾਮਿਲ ਹੋ ਗਏ ਸਨ। ਉਨ੍ਹਾਂ ਦਾ ਗੁਰੂ ਗਰੀਬ ਸ਼੍ਰੇਣੀ 
ਵਿਚ ਪੈਦਾ ਹੋਇਆ ਸੀ। ਗਰੀਬ ਤੇ ਦਲਿਤ ਸ਼੍ਰੇਣੀਆਂ ਦੀ ਰੂਹਾਨੀ ਤੇ ਰਾਜਸੀ ਆਜ਼ਾਦੀ ਦਾ ਪੈਗਾਮ ਲੈ ਕੇ 
ਆਇਆ ਸੀ। ਉਸ ਦੇ ਐਗਰੇਜ਼ ਰਾਜ ਨਾਲ ਨਾ-ਮਿਲਵਰਤਨ ਦੇ ਪ੍ਰੋਗਰਾਮ ਨੇ ਆਮ ਪੰਜਾਬੀਆਂ ਦੇ ਦਿਲਾਂ ਵਿਚ 
ਪੰਜਾਬ ਦੀ ਅਜ਼ਾਦੀ ਨੂੰ ਮੁੜ ਬਹਾਲ ਕਰਨ ਦੇ ਜਜ਼ਬੇ ਉਭਾਰੇ ਸਨ। ਪੋਜਾਬੀ ਗੈਰਤ ਤੇ ਅਣਖ ਨੂੰ ਮੁੜ ਪੈਰਾਂ 'ਤੇ 
-ਖਲੋਣ ਲਈ ਟੁਬਿਆ ਸੀ ਅਤੇ ਪੋਜਾਬ ਦੇ ਲੋਕਾਂ ਐਦਰ ਇਕ ਨਵੀਂ ਅਣਖੀਲੀ ਮਰਦਾਨਗੀ ਦੀ ਰੂਹ ਭਰ ਦਿੱਤੀ 
ਜਿਸਦੇ ਕਾਰਨ ਨਾਮਧਾਰੀ ਸ਼ੇਰ, ਹਥੇਲੀਆਂ 'ਤੇ ਸਿਰ ਰੱਖ ਕੇ ਅੰਗ੍ਰੇਜ਼ ਰਾਜ ਦੇ ਖਿਲਾਫ਼ ਜੂਝਣ ਲਈ ਸੀਨਾ ਤਾਣ 
ਕੇ ਖਲੋਂ ਗਏ ਸਨ।? (ਕਾਮਰੇਡ ਸੋਹਣ ਸਿੰਘ ਜੋਸ਼) 


'ਕੂਥਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਦ / 33 


੦੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


“ਸੈਨ 1857 ਜਾਂ ਸੈਮਤ 1914 ਦੀ ਆਜ਼ਾਦੀ ਹਾਸਲ ਕਰਨ ਖ਼ਾਤਰ ਨਾਕਾਮਯਾਬ ਲੜਾਈ ਪਿਛੋ 
ਨਾਮਧਾਰੀ ਸਿੱਖ, ਐਗਰੇਜ਼ਾਂ ਦੀ ਵਿਦੇਸ਼ੀ ਹਕੂਮਤ ਦੇ ਬਦਤਰੀਨ ਦੁਸ਼ਮਣਾਂ ਦੀਆਂ ਕਤਾਰਾਂ ਵਿਚ ਸਭ ਤੋਂ ਅਗਲੀ 
ਕਤਾਰ ਵਿਚ ਖਲੋਤੇ ਸਨ। ਖੁੱਲ੍ਹੇ ਤੌਰ 'ਤੇ, ਖੋਟਿਆਂ ਦੇ ਮੇਲੇ ਸੈਨ 1863 ਤੋਂ ਲੈ ਕੇ 14 ਅਗਸਤ 1947 ਜਾਂ 
ਭਾਰਤ ਨੂੰ ਰਾਜਸੀ ਸੁਤੋਤਰਤਾ ਮਿਲਣ ਤਕ, ਨਾਮਧਾਰੀ ਸਿੱਖਾਂ ਨੇ ਕਰੀਬ 83 ਸਾਲ ਆਪਣੀ ਇਸ ਥਾਂ ਨੂੰ ਤਸੀਹੇ 
ਝੱਲਕੇ, ਕੁਰਬਾਨੀਆਂ ਦੇ ਕੇ ਕਾਇਮ ਰੱਖਿਆ। ਐਗਰੇਜ਼ੀ ਹਕੂਮਤ ਦੇ ਕਰਮਚਾਰੀਆਂ ਨੇ, ਐਗਰੇਜ਼ ਹਾਕਮਾਂ ਦੇ 
ਝੂਠੇ ਟੁਕੜਿਆਂ ਤੇ ਪਲਣ ਵਾਲੇ ਸਿੱਖ, ਹਿੰਦੂ, ਮੁਸਲਮਾਨ, ਈਸਾਈ ਟੋਡੀਆਂ ਅਤੇ ਬੁਟ ਚਟੂਆਂ ਨੇ, ਸਿੱਖ 
ਰਿਆਸਤਾਂ ਦੇ ਰਾਜਿਆਂ ਮਹਾਰਾਜਿਆਂ ਨੇ ਐਗਰੇਜ਼ੀ ਹਾਕਮਾਂ ਦੀ ਹਮਾਇਤ ਨਾਲ ਅਤੇ ਉਹਨਾਂ ਦੀ ਸ਼ਹਿ ਤੇ ਗੁੱਝੇ 
ਤਰੀਕੇ ਨਾਲ ਦਿੱਤੀ ਗਈ ਮਾਲੀ ਮਦਦ ਨਾਲ ਬਣੀਆਂ ਹੋਈਆਂ ਸਿੰਘ ਸਭਾਵਾਂ ਤੇ ਦੀਵਾਨਾਂ ਨੇ, ਸਿੱਖੀ ਧਰਮ 
ਦੇ ਦਾਅਵੇਦਾਰ ਸਿੱਖ ਤਖਤਾਂ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਸਰਕਾਰੀ ਜਗੀਰਦਾਰਾਂ, ਮਹੰਤਾਂ ਅਤੇ 
ਪੁਜਾਰੀਆਂ ਨੇ ਕੂਕਿਆਂ ਨੂੰ ਮੂਲੋਂ ਹੀ ਤਬਾਹ ਅਤੇ ਬਰਬਾਦ ਕਰਨ ਲਈ ਹਰ ਪ੍ਰਕਾਰ ਦੇ ਹੀਲੇ, ਵਸੀਲੇ, ਹੱਥਕੰਡੇ, 
ਪ੍ਰਾਪੇਗੰਡੇ ਦੇ ਹਥਿਆਰ ਵਰਤੋਂ ਵਿਚ ਲਿਆਂਦੇ। ਪਰ ਕੂਕਿਆਂ ਨੇ 83 ਸਾਲ ਦੇ ਲੰਮੇ ਅਰਸੇ ਵਿਚ ਧਰਮ ਅਤੇ 
ਆਜ਼ਾਦੀ ਦੀਆਂ ਕੂਕਾ ਮਾਰ ਕੇ ਸੁਨੀਆਂ ਭੇਣੀਆਂ ਐਦਰ ਗੁਲਾਮੀ ਦੀਆਂ ਨੀਂਦਾਂ ਵਿਚ ਘੂਕ ਸੁੱਤੀ ਪਈ ਬੇਹੋਸ਼ 
ਭਾਰਤੀ ਜਨਤਾ ਨੂੰ ਹੁਸ਼ਿਆਰ, ਖਬਰਦਾਰ ਰਹਿਣ ਦੀਆਂ ਅਵਾਜ਼ਾਂ ਕੈਨੀ ਪਾ ਪਾ ਕੇ ਖ਼ੁਦਾਈ ਪਹਿਰੇਦਾਰ ਦੇ ਕਰੜੇ 
ਫਰਜ਼ ਨੂੰ ਨਿਭਾਇਆ।” 

(ਸ. ਨਾਹਰ ਸਿੰਘ ਐਮ. ਏ. ਇਤਿਹਾਸ) 

“ਸੇਵਾ ਤੇ ਸਿਮਰਨ ਰਾਹੀਂ ਉਨ੍ਹਾਂ (ਸਰੀ ਸਤਿਗੁਰੂ ਰਾਮ ਸਿੰਘ ਜੀ) ਨੇ ਸਿੱਖ ਸਮਾਜ ਨੂੰ ਸਵੱਛ ਕੀਤਾ। ਫਿਰ 
ਐਗਰੇਜ਼ੀ ਸਾਮਰਾਜ ਨਾਲ ਫੈਸਲਾ ਕੁਨ ਟੱਕਰ ਲੈਣ ਲਈ ਹਰ ਵਿਉਂਤ ਸੋਚੀ ਤੇ ਹਰ ਉਪਰਾਲਾ ਕੀਤਾ। 
ਵਰਤਮਾਨ ਸਦੀ ਦੇ ਇਤਿਹਾਸ ਦੀ ਨਵੀਨ ਖੋਜ ਦਸਦੀ ਹੈ ਕਿ ਬਾਬਾ ਰਾਮ ਸਿੰਘ ਜੀ ਦੇ ਪ੍ਰਤੀਨਿਧ ਨੇ ਰੂਸ ਨਾਲ 
ਤਾਲਮੇਲ ਪੈਦਾ ਕਰਨ ਲਈ ਹਰ ਸੈਭਵ ਯਤਨ ਕੀਤਾ ਪਰ ਇਹ ਯਤਨ ਸਫਲ ਤਾਂ ਨਾ ਹੋ ਸਕਿਆ ਕਿਉਂਕਿ 
ਕੁਦਰਤ ਨੂੰ ਅਜੇ ਕੁਝ ਹੋਰ ਮਨਜੂਰ ਸੀ। ਅਸੀਂ ਵੱਡੇ ਗੌਰਵ ਨਾਲ ਆਖਦੇ ਹਾਂ ਕਿ ਭਗਤੀ, ਤਪੱਸਿਆ ਤੇ ਬੰਦਗੀ 
ਕਰਨ ਵਾਲੇ ਭਾਰਤ ਦੀ ਨੁਕਰ ਨੁਕਰ ਵਿਚ ਮਿਲ ਜਾਣਗੇ ਪਰੋਤੂ ਅਜਿਹੇ ਭਗਤ ਤੇ ਸੰਤ ਜੋ ਲੌੜ ਪੈਣ 'ਤੇ ਨੱਚਦੇ 

(ਸ੍ਰ. ਅਮਰ ਸਿੰਘ ਦੁਸਾਂਝ, ਐਡੀਟਰ ਅਕਾਲੀ ਪਤ੍ਕਾ) 

“ਕੂਕਾ ਲਹਿਰ, ਜੋ ਅਜ਼ਾਦ ਸਿੱਖ ਰਾਜ ਦੇ ਸਮੇਂ ਤੋਂ ਹੀ ਅਰੰਭ ਹੋ ਚੁਕੀ ਸੀ, ਹਾਕਮਾਂ ਦੇ ਵਿਰੁੱਧ ਖੁਲ੍ਹੇ ਵਿਦਰੋਹ 
ਦਾ ਰੂਪ ਧਾਰਨ ਕਰ ਚੁੱਕੀ ਸੀ। ਰੂਸੀ ਵਿਦਵਾਨਾਂ ਦੇ ਮਤ ਅਨੁਸਾਰ ਕੂਕਾ ਲਹਿਰ ਭਾਰਤ ਦੇ ਰਾਸ਼ਟਰੀ ਐਦੋਲਨ 
ਦੀ ਇਕ ਮਹੱਤਵਪੂਰਨ ਅਤੇ ਸ਼ਾਨਦਾਰ ਘਟਨਾ ਹੈ। ਆਪਣੇ ਧਾਰਮਿਕ ਡਸਿਪਲਿਨ ਅਤੇ ਲੋਕਤਾਂਤਰਿਕ ਸਿਧਾਂਤਾਂ 
ਕਾਰਨ, ਕੂਕਾ ਲਹਿਰ ਨੇ ਪਿੰਡਾਂ ਅਤੇ ਸ਼ਹਿਰੀ ਨਿਰਧਨ ਵਰਗ ਦੇ ਵਿਸ਼ਾਲ ਭਾਗਾਂ ਨੂੰ ਸੈਘਣੇ ਘੇਰੇ ਵਿਚ ਲੈ ਲਿਆ 
ਸੀ। ਇਸ ਦਾ ਪ੍ਰਚਾਰ ਖਾਲਸਾ ਫੌਜ ਦੇ ਸਿਪਾਹੀਆਂ ਵਿਚ ਬਹੁਤ ਲੋਕ ਪ੍ਰਿਯ ਹੋ ਗਿਆ ਕਿਉਂਕਿ ਉਹ ਉਪਰਲੀ 
ਫੌਜੀ ਸਾਮੋਤੀ ਜੁੰਡਲੀ ਦੇ ਭ੍ਰਿਸ਼ਟਾਚਾਰ ਅਤੇ ਉਹਨਾਂ ਵਿਚ ਫੈਲੀਆਂ ਬੁਰਾਈਆਂ ਤੋਂ' ਚੰਗੀ ਤਰ੍ਹਾਂ ਜਾਣੂੰ ਸਨ।” 

(ਬੋਗੋ ਸਲੋਵਸਕੀ, ਰੂਸ ਦੇ ਪ੍ਰਸਿੱਧ ਵਿਦਵਾਨ) 


ਕੂਕਾ ਐਦੋਲਨ” ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 34 


੦੦0੦1 €16॥ਘਹੂ ।0੦੧੦॥1€1610॥0&340੦11.੮੦॥॥ 


“ਸਤਿਗੁਰੂ ਰਾਮ ਸਿੰਘ ਬੜੇ ਉੱਚੇ ਅਨੁਭਵੀ ਤੇ ਕੋਮਲ ਹਿਰਦੇ ਦੇ ਮਾਲਕ ਸਨ। ਉਨ੍ਹਾਂ ਨੇ ਸਿੱਖ ਪੰਥ ਦੀ 
ਜਦ ਇਹ ਦੁਰਦਸ਼ਾ ਦੇਖੀ ਤਾਂ ਉਨ੍ਹਾਂ ਕੋਲੋਂ ਰਿਹਾ ਨਾ ਗਿਆ। ਉਹਨਾਂ ਨੇ ਸਿੰਘਾਂ ਵਿਚ ਮੁੜ ਸਿੱਖੀ ਸਪਿਰਟ ਪੈਦਾ 
ਕਰਨ ਲਈ ਹੈਭਲਾ ਮਾਰਿਆ ਅਤੇ ਆਪਣੇ ਸੇਵਕਾਂ ਨੂੰ ਐਮਿ੍‌ਤ ਛਕਾ ਕੇ ਨਾਮਧਾਰੀ ਸਿਰਲੱਥ ਯੋਧਿਆਂ ਦੀ ਇਕ 
ਅਜੇਹੀ ਜਮਾਤ ਪੈਦਾ ਕੀਤੀ ਜੋ ਆਪਣੇ ਤਿਆਗ, ਬਲੀਦਾਨ, ਧਰਮ ਭਾਵਨਾ ਤੇ ਦੇਸ਼ ਭਗਤੀ ਵਿਚ ਸਦਾ 
ਮੁਹਰਲੀਆਂ ਪਾਲਾਂ ਵਿਚ ਰਹੀ।” 

(ਸ੍ਰੀ ਮੋਹਨ ਸਿੰਘ ਮਤਵਾਲਾ, ਐਡੀਟਰ 'ਕੌਮੀ ਸੰਦੇਸ਼? 

“ਮਹਾਰਾਜ (ਸਰੀ ਸਤਿਗੁਰੂ ਰਾਮ ਸਿੰਘ ਜੀ) ਇਸ ਨੂੰ ਅਨਿਆਂ ਸਮਝਦੇ ਸਨ ਕਿ ਇਕ ਕੌਮ ਦੂਸਰੀ ਕੌਮ ਉਤੇ 
ਹਕੂਮਤ ਕਰੇ। ਇਸ ਵਾਸਤੇ ਉਨ੍ਹਾਂ ਦਿਨਾਂ ਵਿਚ ਜਦ ਭਾਰਤਵਰਸ਼ ਦਾ ਤੋਦ ਤੌਣਾ ਵਿਗੜਿਆ ਹੋਇਆ ਸੀ, 
ਵਿਦੇਸ਼ੀ ਹਕੂਮਤ ਨੂੰ ਦੇਸ਼ ਵਿਚੋਂ ਕੱਢਣਾ ਤਾਂ ਕਿਤੇ ਰਿਹਾ, ਉਸ ਦੇ ਵਿਰੁੱਧ ਆਵਾਜ਼ ਉਠਾਉਣ ਦੀ ਕਿਸੇ ਨੂੰ 
ਹਿੰਮਤ ਨਹੀਂ ਸੀ, ਉਨ੍ਹਾਂ (ਸਤਿਗੁਰੂ ਜੀ) ਇਸ ਦੇ ਵਿਰੁੱਧ ਆਵਾਜ਼ ਉਠਾਈ ਤੇ ਪਰਜਾ ਨੂੰ ਆਵਾਜ਼ ਪ੍ਰਾਪਤ ਕਰਨ 
ਲਈ ਅਮਲੀ ਤੌਰ 'ਤੇ ਤਿਆਰ ਕੀਤਾ। ਇਹੀ ਕਾਰਨ ਹੈ ਕਿ ਐਗਰੇਜ਼ੀ ਸਰਕਾਰ ਨੇ ਉਨ੍ਹਾਂ ਨੂੰ ਜਲਾਵਤਨ ਕਰ ਕੇ 
ਬਰਮਾ ਵਿਚ ਨਜ਼ਰਬੰਦ ਕਰ ਦਿੱਤਾ। ....... ਮਹਾਰਾਜ ਨੇ ਆਪਣੇ ਸਿੱਖਾਂ ਵਿਚ ਜੋ ਰੂਹ ਫੂਕੀ ਹੈ, ਉਹ ਉਸ ਵੇਲੇ 
ਤੋਂ ਆਪਣਾ ਕੌਮ ਕਰ ਰਹੀ ਹੈ।” 

(ਸ੍ਰੀ ਮਹਾਸ਼ਾ ਕ੍ਰਿਸ਼ਨ ਜੀ ਰੋਜ਼ਾਨਾ 'ਪ੍ਰਤਾਪ' ਲਾਹੌਰ) 

“ਸਤਿਗੁਰੂ ਰਾਮ ਸਿੰਘ ਨੇ ਸਵਦੇਸ਼ੀ ਤੇ ਨਾਮਿਲਵਰਤਣ ਲਹਿਰਾਂ ਦੇ ਰੂਪ ਵਿਚ ਸਾਨੂੰ ਅਜਿਤ ਤੇ ਅਮਰ 
ਸ਼ਸਤਰ ਬਖਸ਼ਿਸ਼ ਕੀਤੇ ਤਾਂ ਜੋ ਅਸੀਂ ਇਨ੍ਹਾਂ ਰਾਹੀ ਆਜ਼ਾਦੀ ਪ੍ਰਾਪਤ ਕਰੀਏ। ਸਤਿਗੁਰੂ ਰਾਮ ਸਿੰਘ ਜੀ ਐਗਰੇਜ਼ਾਂ 
ਦੇ ਮੁਕਾਬਲੇ 'ਤੇ ਆਪਣੀ ਗੌਰਮਿੰਟ ਕਾਇਮ ਕਰਨ ਜਾਂ ਸਵਰਾਜ ਦੀ ਨੀਂਹ ਰਖਣ ਲਈ ਅੱਗੇ ਵਧੇ। ਆਪ ਨੇ 
ਸਾਰੀਆਂ ਸਮਾਜਿਕ ਬੁਰਾਈਆਂ ਤੇ ਕੁਰਹਿਤਾਂ ਤੋਂ ਬਚਾਉਣ ਲਈ ਅਤੇ ਆਪਣੇ ਪੈਰੋਕਾਰਾਂ ਨੂੰ ਵਿਦੇਸ਼ੀ ਪ੍ਰਭਾਵਾਂ 
ਤੋਂ ਮੁਕਤ ਕਰਨ ਲਈ ਕੌਮ ਨੂੰ ਇਕ ਹਲੂਣਾ ਦਿੱਤਾ!” 

(ਛਾ. ਐਮ. ਐਮ. ਆਹਲੂਵਾਲੀਆ) 

“ਨਾਮਧਾਰੀ ਸਿੱਖਾਂ ਦੀ ਭਾਰਤ ਦੇ ਸਵੈਤੌਤਰਤਾ ਸੈਘਰਸ਼ ਦੇ ਇਤਿਹਾਸ ਵਿਚ ਸ਼ਾਨਦਾਰ ਥਾਂ ਹੈ। ਇਹ ਨਾ- 
ਮਿਲਵਰਤਣ ਤੇ ਸਵਦੇਸ਼ੀ ਪਰਚਾਰ ਨੂੰ ਰਾਜਨੈਤਕੀ ਸ਼ਸਤਰ ਵਰਤਣ ਦੇ ਮੋਢੀ ਹਨ। ਇਨ੍ਹਾਂ ਨੇ ਸੈਨ 1860 ਤੋਂ 
ਪਹਿਲਾ ਬਦੇਸ਼ੀ ਮਾਲ, ਸਰਕਾਰੀ ਸਕੂਲ, ਕਚਹਿਰੀਆਂ ਤੇ ਡਾਕ ਦਾ ਬਾਈਕਾਟ ਕੀਤਾ। ਇਨ੍ਹਾਂ ਨੇ ਮਹਾਤਮਾ 
ਗਾਂਧੀ ਜੀ ਦੇ ਖਾਦੀ ਦੇ ਪਰਚਾਰ ਤੋਂ 60 ਸਾਲ ਪਹਿਲਾ ਹੱਥਾਂ ਦੇ ਬਣੇ ਖੱਦਰ ਨੂੰ ਪਾਉਣ 'ਤੇ ਜ਼ੋਰ ਦਿੱਤਾ।” 

(ਸ. ਖੁਸ਼ਵੈਤ ਸਿੰਘ ਐਮ. ਪੀ.) 

“ਬਦੇਸ਼ੀ ਚੀਜ਼ਾਂ ਦਾ ਬਾਈਕਾਟ, ਸੁਦੇਸ਼ੀ ਚੀਜ਼ਾਂ ਦੀ ਵਰਤੋਂ, ਬਰਤਾਨਵੀ ਹਕੂਮਤ ਨਾਲ ਨਾਮਿਲਵਰਤਣ, 

ਉਨ੍ਹਾਂ ਦੀ ਵਾਰ ਵਾਰ ਇਹ ਕੋਸ਼ਿਸ਼ ਹੈ ਕਿ ਆਜ਼ਾਦੀ ਸ਼ਾਂਤਮਈ ਢੰਗਾਂ ਤੋਂ ਵੱਖ ਨਾ ਹੋ ਜਾਵੇ। ਇਹ ਇਕ ਅਜਿਹਾ 

ਪ੍ਰੋਗਰਾਮ ਸੀ ਜਿਸ ਨੂੰ ਪਿਛਲਿਆਂ ਨੇਤਾਵਾਂ ਨੇ ਵਰ੍ਹਿਆਂ ਪਿਛੋਂ ਸਮਝਿਆ ਅਤੇ ਅਪਨਾਇਆ। ਕੂਕਾ ਐਦੋਲਨ 

ਦਾ ਇਤਿਹਾਸ ਜੈਗ-ਏਂ-ਅਜ਼ਾਦੀ ਦਾ ਇਕ ਅਜਿਹਾ ਹਿੱਸਾ ਹੈ, ਜਿਸ ਨੂੰ ਇਹ ਦੇਸ਼ ਕਦੇ ਭੁੱਲ ਨਹੀਂ ਸਕਦਾ। ਬੜਾ 
ਕੁਝ ਲਿਖਿਆ ਗਿਆ ਹੈ ਅਤੇ ਹੋਰ ਬਹੁਤ ਕੁਝ ਲਿਖਣਾ ਚਾਹੀਦਾ ਹੈ।” 

ਸ੍ਰੀ ਰਣਬੀਰ ਜੀ, ਐਡੀਟਰ ਰੋਜ਼ਾਨਾ ਮਿਲਾਪ) 


'ਗੁਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਬਹੀਦ / 35 


੦੦0੦1 €16॥ਘਹੂ 0੦੧੦॥1€1610॥)&30011.੮੦॥॥ 


“ਨਾਮਧਾਰੀ ਲਹਿਰ ਇਕ ਧਾਰਮਿਕ, ਸੁਧਾਰਕ ਤੇ ਸਦਾਚਾਰਕ ਲਹਿਰ ਹੈਦਿਆਂ ਹੋਇਆ ਵੀ ਇਕ ਮਹਾਨ 
ਇਨਕਲਾਬੀ ਲਹਿਰ ਦਾ ਦਰਜਾ ਰੱਖਦੀ ਹੈ। ਇਹ ਪੋਜਾਬੀਆਂ ਅਤੇ ਭਾਰਤੀਆਂ ਲਈ ਨਹੀਂ ਬਲਕਿ ਦੁਨੀਆਂ ਭਰ 
ਦੇ ਆਜ਼ਾਦੀ ਘੁਲਾਟੀਆਂ ਵਾਸਤੇ ਪ੍ਰੇਰਨਾ ਦਾ ਸੋਮਾ ਅਤੇ ਉਤਸ਼ਾਹ ਦਾ ਸਾਗਰ ਹੈ। ਸੁਦੇਸ਼ੀ, ਨਾਮਿਲਵਰਤਨ ਤੇ 
ਨਾਫ਼ੁਰਮਾਨੀ ਦੇ ਰਾਹ, ਜਿਹੜੇ ਨਾਮਧਾਰੀ ਲਹਿਰ ਨੇ ਵਿਖਾਏ, ਅੱਧੀ ਸਦੀ ਮਗਰੋਂ ਉਨ੍ਹਾਂ 'ਤੇ ਹੀ ਚੱਲ ਕੇ ਕੌਮੀ 
ਲਹਿਰ ਨੇ ਕਾਮਯਾਬੀਆਂ ਹਾਸਲ ਕੀਤੀਆਂ। ...... ਇਨ੍ਹਾਂ ਦਾ ਜੱਥੇਬਦਕ ਤਰੀਕਾ, ਆਪਣੀ ਡਾਕ ਤੇ ਮੁਕੰਮਲ 
ਸਰਕਾਰੀ ਬਾਈਕਾਟ ਤਾਂ ਅੱਜ ਤਕ ਕੋਈ ਹੋਰ ਨਹੀਂ ਕਰ ਸਕਿਆ।” 

(ਸ੍ਰ. ਰਾਮ ਸਿੰਘ ਮਜੀਠਾ) 

“ਪਜਾਬ ਦੀ ਸੁੰਦਰ ਭੂਮੀ ਨੇ ਨ ਸਿਰਫ਼ ਕਈ ਯੋਧੇ, ਸੂਰਬੀਰ ਤੇ ਸੈਤ ਹੀ ਪੈਦਾ ਕੀਤੇ ਹਨ, ਸਗੋਂ ਇਸ ਪਾਵਨ 
ਧਰਤੀ ਨੇ ਕਈ ਅਜਿਹੇ ਵਿਅਕਤੀਆਂ ਨੂੰ ਵੀ ਜਨਮ ਦਿੱਤਾ ਜੋ ਸੂਰਬੀਰ ਵੀ ਸਨ। ਆਪ (ਸਤਿਗੁਰੂ ਰਾਮ ਸਿੰਘ 
ਜੀ) ਨੇ ਜਿਥੇ ਸਾਡੇ ਵਿਚ ਭਗਤੀ ਭਾਵਨਾ ਜਗਾਈ ਉਥੇ ਸਾਨੂੰ ਜ਼ੁਲਮ ਦਾ ਟਾਕਰਾ ਕਰਨਾ ਵੀ ਸਿਖਾਇਆ ਅਤੇ 
ਵਿਦੇਸ਼ੀ ਜੂਲੇ ਹੇਠ ਦਬੀ ਹੋਈ ਜਨਤਾ ਨੂੰ ਉੱਚਾ ਉਠਾਉਣ ਦਾ ਬਲ, ਹੌਸਲਾ ਤੇ ਉਤਸ਼ਾਹ ਬਖ਼ਸ਼ਿਆ!” 

(ਸ੍ਰੀ ਰਾਮ ਕਿਸ਼ਨ ਜੀ, ਸਾਬਕਾ ਮੁੱਖ ਮੈਤਰੀ ਪੰਜਾਬ) 

“ਆਜ਼ਾਦੀ ਦਾ ਸੂਰਜ ਸੈਂ ਤੂੰ, ਚਾਨਣ ਰਿਸ਼ਮਾਂ ਕੌਣ ਖਿਲਾਰੇ। 

ਕੁਰਬਾਨੀ ਦਾ ਸਬਕ ਪੜ੍ਹਾ ਕੇ, ਸਭ ਕੁਝ ਦੇਸ਼ ਲਈ ਹੀ ਵਾਰੇ। 
ਐਸਾ ਕੋਈ ਤੇਜ਼ ਨਾਹਰਾ, ਹੈਸੀ ਆਜ਼ਾਦੀ ਦਾ ਲਾਇਆ। 
ਘੂਕ ਨੀਂਦਰੇ ਸੂੱਤਾ ਹੋਆ ਸੀ, ਤੈਂ ਸਾਰਾ ਦੇਸ਼ ਹਿਲਾਇਆ। 
ਚੀਨੀ 'ਤੇ ਚੜ੍ਹ ਕੇ ਸੀ ਪ੍ਰੀਤਮ, ਸ਼ੂਤੈਤਰਤਾ ਦਾ ਬਿਗਲ ਵਜਾਇਆ। 
ਖੁਲ੍ਹੇ ਮੈਦਾਨਾਂ ਐਦਰ ਤੈਂ, ਆਜ਼ਾਦੀ ਦਾ ਝੰਡਾ ਲਹਿਰਾਇਆ। 
ਸਦੀਆਂ ਤੋਂ ਕਈ ਭੁੱਲੇ ਹੋਏ, ਆਜ਼ਾਦੀ ਦੇ ਖ਼ਾਬ ਜਗਾਏ। 
ਦੇਸ਼ ਪਿਆਰ ਦੇ ਜਜ਼ਬੇ ਸਾਡੀ, ਰਗ ਰਗ ਐਦਰ ਸੀ ਤੜਫਾਏ।” 
(ਸ੍ਰ. ਪਿਆਰਾ ਸਿੰਘ ਸਹਿਰਾਈ) 

“ ਮੈਂ ਖੁਦ ਭੈਣੀ ਗਿਆ ਔਰ ਦੇਖਾ, ਕੂਕਿਓ ਨੇ ਜੋ ਤਰੀਕਾ ਅਖਤਿਆਰ ਕੀਆ ਹੈ ਵੋਹ ਔਰ ਕੁਛ ਨਹੀਂ ਹੈ। 
ਵੋਹ ਅਸਲ ਮਜ਼ਹਬ ਸਿੱਖੋਂ ਕਾ ਹੀ ਹੇ ਔਰ ਉਸੇ ਉਨ੍ਹੋਂ ਨੇ ਦੋਬਾਰਾ ਰੌਣਕ ਦੀ ਹੈ। ਮੈਲਾਨੇ ਉਨ ਕੀ ਤਬੀਅਤ ਕਾ 
ਅਸਲੀ ਰੂਪ ਮਜ਼ਹਬ ਕੀ ਜਾਨਬ ਹੈ। ਡੇਢ ਲਾਖ ਆਦਮੀਓਂ' ਸੇ ਭੀ ਜ਼ਿਆਦਾ ਗਰੇਹ ਕੇ ਇਤਫਾਗ ਸੇ ਯੇ ਭੀ ਇਯਾਂ 
ਹੈ ਕਿ ਯਿਹ ਲੋਗ ਗੁਰੂ ਗੋਬਿੰਦ ਸਿੰਘ ਕੇ ਤਰੀਕੇ ਪਰ ਚਲਤੇ ਹੈ। ਗੁਰੂ ਗੋਬਿੰਦ ਸਿੰਘ ਕੋ ਅਪਣਾ ਦੇਵਤਾ ਮਾਨਤੇ 
ਹੈ। ਜੋ ਕੋਈ ਕੂਕਾ ਹੋਤਾ ਹੈ ਔਰ ਯਿਹ ਮਜ਼ਹਬ ਅਖਤਿਆਰ ਕਰਤਾ ਹੈ ਉਸ ਕੇ ਉਪਰ ਅਨਾਇਤ ਗੁਰੂ ਕੀ ਔਰ 
ਪਾਬੰਦੀ ਅਕਾਇਦ ਕੀ ਔਰ ਜਵਾਕਸ਼ੀ ਔਰ ਜਾਂਫਸਾਨੀ ਜਬਰਨ ਲਾਜ਼ਮ ਕਰਾਤੇ ਹੈ। ਬੜਾ ਮਕੂਲਾ ਉਨ ਕਾ ਯਿਹ 
ਹੈ, “ਮਰਨਾ ਕਬੂਲ ਕਰੋ, ਜੀਨੇ ਕੀ ਖਾਹਿਸ਼ ਛੋੜੋ, ਆਪਣੇ ਕੋ ਖਾਕ ਸਮਝੋ ਤਬ ਕੂਕਾ ਬਨੋਂ” ਗਾਓਂ ਕੇ ਗਾਓ' ਔਰ 
ਮੌਜ਼ਿਆਂ ਕੇ ਮੌਜ਼ਿਆਂ ਕੂਕਾ ਹੋ ਗਏ।” 

(ਮੋਲਵੀ ਗੁਲਾਮ ਭੀਖ ਜਾਲੰਧਰੀ) 


'ਗੁਕਾ ਔਦੇਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 36 


੦੦0੦1 €16/ਘਹੂ ।0੦੧੦॥1€161੮॥)&340੦11.੮੦॥॥ 


ਉੱਤੇ ਸਰਧਾ 


$ 
2 
ਰਿ 
ਰਿ 


ਸ੍ਰੀ 


ਅਮਰ ਸ਼ਹੀਦ ਸ੍ਰ ਭਗਤ ਸਿੰਘ ਦਾ ਇੱਕ ਇਤਿਹਾਸਿਕ ਪੋਤਰ 


ਮੰਡੀ, ਲਾਹੌਰ 


ਸ਼ਹਿਨਸ਼ਾਹੀ ਕੁਟੀਆ 


ਸੂਤਰ 


ਭਜ 8 ਉਨ 
£ ਨੂ 


ਉਇ 
6 98 ਇੱ ਤੰ 
ਪਟ ਇਤ ਹਲ 


ਉਤ 


ਮਗ 


36 


£ 


ਫ਼ 
। 





“ਕੂਕਾ ਐਦੋਠਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਹ /' 37 


।੧੦॥੧੦॥1€1610॥)&340੦11.੮੦॥॥ 


੦੦0੦1 €16ਘਹੂ 


ਬਸੰਤ ਅੰਕ ੪ ਭਭਤਿਤਿਦਰੂਛਭ ੪ ੨੦੫੧ 


ਗਸਕ ਯਨੀਕ ਸਗਜ ਕਿਟ ਕਕ ਗਠਣਸਰਧ ਫ੍ਿਕੀ ਬੇਸ 
(ਰਜਕੀ ਦੁਟਰਲਿਧਿ ਕ1 ਧ੍₹ ਗ੍ਜਿਲਿ ਵਕ) 


%੨੨<੬- 
22429 


ਆਜਟ “ਵੈ “ 
ਨਨਧ &) ੫੧੩੨੮ % ਗਕ7-ਪਨੇ ਨ ੧ ਸੀ 
ਭਡ&ਬੀ[ ਤੈ ਚਰੀ ਦਣ 43 €% ਭਾਨੈ ੮੫੧ ਯਨਜ ਜੇ “੩ 
੫), 2ਲ ਕੈ ਜਿਢ ੬੭੧੨ ਰਮਤ ਛਕ ਝਦ_&__ 
ਅਰਧ ਤੋ ਗੁਨ ਗਨ” 5 ਤਨ ਝ ਐਚ “ਖਤ 3੪ ਸਨ“ =੍ਕਨਟ”' 
ਸੰਖ “ਟੀ, $ ਨਵ ਆਈ " ਅਸਰ 5₹₹7 “=ਜ਼` ਜੋ ਰਚ ਕੋ 
ਆ ੨ ਹਵਨ ਜ “ਰੀ /ਕ੧), ਟੇ ਰਾ 
(ਠਿ` #ਕੇੜ `ਤੇ #ਛੇਰਟ 4” ਐੋਤੰਲੇ ੨ ਪ੍ਰਣ ੧ ਚ” 
ਭਨ 2 -ਨ£ “' / ਛਾ ਜੈਕਨਆਂ ਪ੍ਰ .ਵੋ ਆ ਪਹੰਚ 
' ਲਬ, 37 ਮੰਤ ਨੈ”. ਲਬ ਪੁਨ ੬- ਯੁਦੇ 
(੬੧੯ ਪਨ ਦੋ ਨ ਐਨ “ਕੋ ਪੂ ਐਲ ਦੇਕੇ ਜੇ, 
ਕਲ ਚ 
1 ੩71) ਆ ਸਉ ਆਂ 
“ਹਤਰ (ਸਣ ) 6੧ 9ਨ ਕਿਸ 
੭; ਓ$ ਚਲਾ ਵਲ ਟ” ਸੇ ਅੱ 
ਰਿ ੫ "ਚ ਅਜ ਏਂ. ਕੋ 4੮ ਪ੍ਯ&੧੫(% 
ਦੈ ਲਝੁਨੇ ਡੱ'/ ਲਾਲਸਾ “ਰਨ “ਓਸ ਨ 
30 9ਨਕ ਕਲ ਨੇ .ਭੂਫਐ 'ਠਕ੧7%੨$, 
.ਤੰਨਾ 67 ਵੇ ਕਮਾਨ ਤੋ ਤੂੰ 
ਪੈਜ “੨ <੩ ੦; ਜਨ ੫੧ 
`ਨੇਦੂੱਮਿ ਜਸ ਛੇ ਅਛਟੀ--ਉਨ ਸ਼ਰਨ ਤ੨੦੫' ਪਿ 
<ਨੋ ਨੂਹ” ੬, “ਦੁ ਜੋੜੇ ਆਲੂ ਹੋੜ ਚ ਮੌਜ (ਨੂਂ 


9੧. 
$ 








8454੪ ।550€ 1996 ਛ 11 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ ,/ 38 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਦਸਤਾਵੇਜ਼ਾਂ ਅਨੁਸਾਰ ਕੂਕਾ ਐਦੋਲਨ 


ਦੇਸ਼ ਦੀ ਜੈਗ-ਏ-ਅਜ਼ਾਦੀ ਦੇ ਮੋਢੀ ਅਤੇ ਨਾ ਮਿਲਵਰਤਣ ਲਹਿਰ ਦੇ ਬਾਨੀ ਸਰੀ ਸਤਿਗੁਰੂ ਰਾਮ ਸਿੰਘ ਜੀ 
ਭਾਰਤਵਰਸ਼ ਬਾਖ਼ੂਬੀ ਜਾਣੂੰ ਹੈ। 

ਸੀ ਸਤਿਗੁਰੂ ਰਾਮ ਸਿੰਘ ਜੀ ਨੇ ਦੇਸ਼ ਨੂੰ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਸੇਧ ਪ੍ਰਦਾਨ ਕੀਤੀ। 
ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ, ਸਿੱਖਾਂ ਵਿਚ ਧਰਮ ਪ੍ਰਚਾਰ ਉੱਕਾ ਹੀ ਖ਼ਤਮ ਹੋ ਚੁਕਾ ਸੀ। ਸ੍ਰੀ ਸਤਿਗੁਰੂ 
ਰਾਮ ਸਿੰਘ ਜੀ ਨੇ ਮੁਰਝਾ ਚੁਕੀ ਸਿੱਖੀ ਨੂੰ ਸੁਰਜੀਤ ਕਰਨ ਲਈ, ਸ੍ਰੀ ਭੈਣੀ ਸਾਹਿਬ ਵਿਖੇ 12 ਅਪ੍ਰੈਲ 1857 
(ਸੈਮਤ 1914) ਨੂੰ ਅੱਜ ਤੋਂ 150 ਸਾਲ ਪਹਿਲਾਂ ਵਿਸਾਖੀ ਵਾਲੇ ਦਿਨ, ਖੰਡੇ-ਬਾਟੇ ਦਾ ਐਮ੍ਰਿਤ ਛਕਾ ਕੇ 'ਸੈਤ 
ਖਾਲਸਾ” ਦੀ ਸਿਰਜਣਾ ਕੀਤੀ। ਇਸ ਜਥੇਬੈਦੀ ਦਾ ਮੁੱਖ ਉਦੇਸ਼ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਸੁਧਾਰ ਕਰਨ 
ਦੇ ਨਾਲ ਨਾਲ ਦੇਸ਼ ਦੀ ਅਜ਼ਾਦੀ ਪ੍ਰਾਪਤ ਕਰਨਾ ਸੀ। 

ਪਟਿਆਲਾ ਰਿਆਸਤ ਦੇ ਸਰਕਾਰੀ ਰਿਕਾਰਡ ਵਿਚੋਂ ਮੈ ਕੂਕਾ-ਐਦੋਲਨ ਬਾਰੇ ਡਾਕੂਮੈਂਟਸ ਦੀਆਂ ਫਾਇਲਾਂ 
ਕਢਵਾਈਆਂ ਹਨ। ਇਹ ਦਸਤਾਵੇਜ਼ ਉਰਦੂ, ਫਾਰਸੀ ਤੇ ਅਰਬੀ ਭਾਸ਼ਾ ਵਿਚ ਲਿਖੇ ਹੋਏ ਹਨ। ਇਨ੍ਹਾਂ ਦਸਤਾਵੇਜ਼ਾਂ 
ਦੇ ਪੰਜਾਬੀ ਅਨੁਵਾਦ ਵਿਚੋਂ ਕੂਕਾ ਐਦੋਲਨ ਬਾਰੇ ਕੁਝ ਐਸ਼ ਨਮੂਨੇ ਵਜੋਂ ਪੇਸ਼ ਹਨ :- 


19 ਫਰਵਰੀ 1872 ਦਿਨ ਸੋਮਵਾਰ ਨੂੰ ਛਪੇ “ਪਟਿਆਲਾ ਅਖ਼ਬਾਰ” ਨੰ: 8 ਵਿਚੋਂ ਨਕਲ ਕੀਤੀ ਗਈ 
ਇਬਾਦਤ। 


ਵਿਸ਼ਾ :- _ਕੂਕਿਆਂ ਦੇ ਹਾਲਾਤ ਤੇ ਖ਼ਿਆਲਾਤ। 


“ਇਕ ਸਮੇਂ ਅਜਿਹਾ ਖ਼ਿਆਲ ਕੀਤਾ ਜਾਂਦਾ ਸੀ ਅਤੇ ਹੁਣ ਵੀ ਕੀਤਾ ਜਾਂਦਾ ਹੈ ਕਿ (ਗੁਰੂ) ਰਾਮ ਸਿੰਘ ਤੇ 
ਉਸ ਦੇ ਪੋਥ ਦੇ ਆਦਮੀਆਂ ਦਾ ਮਨਸ਼ਾ ਕੇਵਲ ਧਾਰਮਿਕ ਨਹੀਂ ਹੈ ਅਤੇ ਮਜ਼ਹਬ ਤੇ ਅਖਲਾਕ ਦੇ ਮਸਲਿਆਂ ਦੇ 
ਸੁਧਾਰਕ ਦੇ ਲਿਬਾਸ ਵਿਚ ਉਸ ਦੀ ਨੀਅਤ ਹਕੂਮਤ ਦੇ ਕੰਮਾਂ ਨਾਲ ਸੋਬੈਧ ਰੱਖਦੀ ਹੈ। ਇਹ ਅਫ਼ਵਾਹ ਰਹੀ ਹੈ 
ਕਿ ਉਸ ਦੇ ਪੰਥ ਦੇ ਆਦਮੀ ਅੱਧੀ ਰਾਤ ਨੂੰ ਜੋਗੀ ਕਵਾਇਦ ਕਰਦੇ ਰਹੇ ਹਨ ਤੇ ਭੈਣੀ (ਸਾਹਿਬ) ਵਿਖੇ ਜੈਗੀ 
ਸਾਮਾਨ ਛੁਪੇ ਤੌਰ 'ਤੇ ਇੱਕਠਾ ਕੀਤਾ ਹੋਇਆ ਹੈ। ਇਸ ਪੋਥ ਦੇ ਆਦਮੀ ਅਜਿਹੀਆਂ ਗਾਲਾਂ ਕਰਦੇ ਹਨ ਕਿ 
ਜਿਹੜੀਆਂ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਹੋਣ। ਅਜਿਹੀਆਂ ਅਫ਼ਵਾਹਾਂ ਦੇ ਕਾਰਨ ਹੀ (ਗੁਰੂ) ਰਾਮ ਸਿੰਘ ਨੂੰ ਉਸ 


ਕੂਕਾ ਐਦੋਭਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 39 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਦੇ ਪਿੰਡ ਭੈਣੀ (ਸਾਹਿਬ) ਵਿਖੇ ਕਈ ਸਾਲਾਂ ਤੋਂ ਨਜ਼ਰਬੇਦ ਰੱਖਿਆ ਹੋਇਆ ਹੈ।” 

ਗੁਰੂ) ਰਾਮ ਸਿੰਘ ਦੇ ਇਸ ਫ਼ਿਰਕੇ ਦੇ ਕਈ ਸ਼ਖ਼ਸਾਂ ਵੱਲੋਂ ਰਿਆਸਤ ਪਟਿਆਲਾ ਦੇ ਇਲਾਕੇ ਵਿਚ ਇਕ 
ਅਜਿਹੀ ਹਰਕਤ ਕੀਤੀ ਗਈ ਸੀ ਜਿਸ ਤੋਂ ਇਹ ਸਮਝਿਆ ਗਿਆ ਸੀ ਕਿ ਉਨ੍ਹਾਂ ਦੇ ਦਿਲਾਂ ਵਿਚ ਅਜਿਹਾ 
ਖ਼ਿਆਲ ਬਿਠਾ ਦਿੱਤਾ ਹੈ ਕਿ ਇਹ ਲੋਕ ਕੇਵਲ ਆਪ ਨੂੰ ਹੀ ਮੁਲਕ ਦਾ ਮਾਲਿਕ ਤੇ ਮੁਲਕ ਦੀ ਹਕੂਮਤ ਦਾ 
ਹੱਕਦਾਰ ਸਮਝਦੇ ਹਨ।” 

“ਇਨ੍ਹਾਂ ਕੁਝ ਸਾਲਾਂ ਵਿਚ (ਗੁਰੂ) ਰਾਮ ਸਿੰਘ ਨੇ ਬਹੁਤ ਸਾਰੇ ਆਦਮੀਆਂ ਨੂੰ ਵਜ਼ੀਰ, ਸੂਬਾ ਤੇ ਨਾਇਬ 
ਸੂਬਾ ਦੇ ਖ਼ਿਤਾਬ ਬਖ਼ਸ਼ਕੇ ਥਾਂ ਪਰ ਥਾਂ ਮੁਕੱਰਰ ਕੀਤਾ। ਹਜ਼ਾਰਾਂ ਆਦਮੀ ਉਸ ਦੇ ਫ਼ਿਰਕੇ 'ਚ ਸ਼ਾਮਿਲ ਹੋ ਗਏ। 
ਉਸ ਦੇ ਸੂਬਿਆਂ ਨੇ ਦੂਰ ਦੂਰ ਤੱਕ ਉਸ ਦੀ ਵਡਿਆਈ ਦਾ ਪ੍ਰਚਾਰ ਕੀਤਾ। ਇੱਥੋਂ ਤੱਕ ਕਿ ਉਸ ਦੇ ਇਕ ਸੂਬੇ 
ਨੇ ਪਿਛਲੇ ਸਾਲ 'ਚ ਨਿਪਾਲ ਤੱਕ ਸਫ਼ਰ ਕੀਤਾ ਜਿਹੜਾ ਪੰਜਾਬ ਤੋਂ ਬਹੁਤ ਫ਼ਾਸਿਲੇ 'ਤੇ ਸਥਿੱਤ ਹੈ। ਉਸ ਨੇ 
ਉੱਥੋਂ ਕੁਝ ਤੁਹਫ਼ਿਆਂ ਸਮੇਤ ਵਾਪਸ ਆ ਕੇ ਇਹ ਗੱਲ ਧੁਮਾ ਦਿੱਤੀ ਕਿ ਨਿਪਾਲ ਵਿਚ ਵੀ ਕੂਕਾ ਮਜ਼ਹਬ ਪ੍ਰਵੇਸ਼ 
ਕਰ ਚੁੱਕਾ ਹੈ।” 

“ਉਸ ਦੇ ਸੂਬਿਆਂ ਤੇ ਨਾਇਬ ਨਾਜ਼ਿਮ ਸੂਬਿਆਂ ਨੂੰ ਇਹ ਮੌਕਾ ਮਿਲ ਗਿਆ ਸੀ ਕਿ ਉਹ ਬਾਅਜ਼ੇ ਬਾਅਜ਼ੇ 
(ਫਲਾਣੇ ਫਲਾਣੇ) ਧਾਰਮਿਕ, ਗੈਰ ਧਾਰਮਿਕ ਜਾਂ ਆਪਣੇ ਤੌਰ 'ਤੇ ਚਾਲੂ ਕੀਤੇ ਸਮਾਗਮਾਂ ਦੇ ਪੱਜ ਨਾਲ ਮੁਲਕ 
ਆਮ ਮੇਲ ਜੋਲ ਵਧਾਉਂਦੇ ਸਨ।” 

“ਪਿਛਲੇ ਵਰ੍ਹੇ ਵਿਚ ਇਨ੍ਹਾਂ ਸੂਬਿਆਂ ਤੇ ਕੂਕਿਆਂ ਦਾ ਡੰਕੇ ਦੀ ਚੋਟ ਨਾਲ ਇਹ ਬਿਆਨ ਸੀ ਕਿ ਸਾਡੇ' 
ਮਜ਼ਹਬ ਦੇ ਸੱਤ ਲੱਖ ਆਦਮੀ ਹੋ ਗਏ ਹਨ ਭਾਵੇਂ ਇਸ ਬਿਆਨ ਵਿਚ ਕੈਸੀ ਹੀ ਗੱਲ ਵਧਾ ਚੜ੍ਹਾ ਕੇ ਕੀਤੀ 
ਗਈ ਹੋਵੇ ਪਰ ਹਰ ਹਾਲਤ ਵਿਚ ਉਨ੍ਹਾਂ ਦੇ ਇਹ ਬਿਆਨ ਧਿਆਨ ਦੇਣ ਯੋਗ ਹਨ।” 

“ਹੌਲੀ ਹੌਲੀ ਉਨ੍ਹਾਂ ਵਿਚ ਇਸ ਕਦਰ ਭਾਰੀ ਇੱਕਠ ਸ਼ਾਮਿਲ ਹੋ ਗਿਆ ਕਿ ਇਹ ਲੋਕ ਜ਼ਿਲ੍ਹਿਆਂ ਦੇ 


ਦਰਮਿਆਨ ਆਪਣੇ ਫ਼ਿਰਕੇ ਦੇ ਲੌਕਾਂ ਕੋਲ ਧਾਰਮਿਕ ਜਾਂ ਦੂਜੇ ਮਾਮਲੇ ਇਕ ਪਿੰਡ ਤੋਂ ਦੂਜੇ ਪਿਡ ਡਾਕ ਦੇ ਤੌਰ 
`ਤੇ ਖੁਫ਼ੀਆਂ ਸੰਦੇਸ਼ ਭੇਜਦੇ ਸਨ।” 


“ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਿਆ ਹੈ ਕਿ ਜਦੋਂ ਅਮ੍ਰਿਤਸਰ ਵਿਚ ਕਸਾਈਆਂ ਦੇ ਕਤਲ ਦੀ 
ਘਟਨਾ ਵਾਪਰੀ ਤੇ ਹਾਲੇ ਮੁਜ਼ਰਿਮਾਂ ਦਾ ਕੁਝ ਪਤਾ ਨਹੀਂ ਲੱਗਿਆ ਸੀ ਤੇ ਰਾਏਕੋਟ ਦੇ ਕਸਾਈਆਂ ਦੀ ਘਟਨਾ 
ਵਾਪਰੀ ਨਹੀਂ ਸੀ ਤਾਂ ਉਪ੍ਕਤ ਗਿਆਨੀ ਸਿੰਘ ਨੇ ਐਮਿ੍‌੍‌ਤਸਰ ਦੀ ਵਾਰਦਾਤ ਤੇ ਇਸ ਵਾਰਦਾਤ ਦੇ ਸਬੂਤ ਨਾ 
ਮਿਲਣ ਬਾਰੇ ਗੱਲਬਾਤ ਕਰਦੇ ਹੋਏ ਇਕ ਭਰੋਸੇਯੋਗ ਵਿਅਕਤੀ ਦੇ ਸਾਹਮਣੇ ਆਪਣੀ ਬੋਲੀ ਵਿਚ ਇਹ ਬਿਆਨ 
ਕੀਤਾ ਸੀ ਕਿ “ ਇੱਥੇ ਹੀ ਕੀ ਬੱਸ ਹੈ, ਗੁਰੂ ਦੇ ਭਾਣੇ ਬਹੁਤ ਸਾਰੀਆਂ ਥਾਵਾਂ 'ਤੇ ਇਸੇ ਤਰ੍ਹਾਂ ਵਰਤਣਗੇ।” ਭਾਵ 
ਇਸ ਪ੍ਰਕਾਰ ਦੀਆਂ ਬਹੁਤ ਸਾਰੀਆਂ ਵਾਰਦਾਤਾਂ ਹੋਣਗੀਆਂ। ਉਸੇ ਮੌਕੇ 'ਤੇ ਇਹ ਵੀ ਕਿਹਾ ਸੀ ਕਿ “ਅਜੇ ਸਾਨੂੰ 
ਮਾਲਾ ਫੜਨ ਦਾ ਹੁਕਮ ਹੈ, ਥੋੜ੍ਹੇ ਸਮੇਂ 'ਚ ਤਲਵਾਰ ਫੜਨ ਦਾ ਹੁਕਮ ਹੋਵੇਗਾ।” ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ 
ਉਹ ਕਿਸੇ ਖ਼ਾਸ ਸਮੇਂ ਜਾਂ ਖ਼ਾਸ ਉਪਾਉ ਦੇ ਉਡੀਕਵਾਨ ਸਨ। ਸੋ ਉਸ ਤੋਂ ਮਗਰੋਂ ਰਾਏਕੋਟ ਦੇ ਕਸਾਈਆਂ ਦੀ 
ਵਾਰਦਾਤ ਹੋਈ। ਜੇ ਸਰੀ ਮਹਾਰਾਜਾ ਸਾਹਿਬ ਬਹਾਦੁਰ ਵਾਲੀ-ਏ-ਪਟਿਆਲਾ ਦੀ ਆਲ੍ਹਾ ਦਰਜੇ ਦੀ ਕੋਸ਼ਿਸ਼ ਨਾਲ 
ਅੰਮ੍ਰਿਤਸਰ ਤੇ ਰਾਏਕੋਟ ਦੀਆਂ ਵਾਰਦਾਤਾਂ ਕਰਨ ਵਾਲੇ ਗ੍ਰਿਫ਼ਤਾਰ ਨਾ ਹੌਂਦੇ ਤਾਂ ਨਿਰਸੰਦੇਹ ਗਿਆਨੀ ਸਿੰਘ ਦੀ 
ਉਹ ਰਮਜ਼ ਹਰ ਜਗ੍ਹਾ ਸਾਫ਼ ਸਾਫ਼ ਪ੍ਰਗਟ ਹੋ ਜਾਂਦੀ ਭਾਵ ਥਾਂ ਪੁਰ ਥਾਂ ਉਹੋ ਜਿਹੀਆਂ ਵਾਰਦਾਤਾਂ ਹੁੰਦੀਆਂ ਤੇ ਖ਼ੁਦਾ 


'ਕੁਕਾ ਐਦੋਲਨ' ਦੇ ਮਹਾਨ ਸ਼ਤੈਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 40 


੦੦0੦1 €16॥ਘਹੂ ।0੦॥੧੦॥1€1610॥)&340੦11.੮੦॥॥ 


ਨ ਖ਼ਾਸਤਾ (ਰੱਬ ਨੇ ਨਾ ਚਾਹਿਆ) ਮੁਲਕ ਵਿਚ ਇਕ ਗ਼ਦਰ ਤੇ ਬਦ ਇੰਤਜ਼ਾਮੀ ਫ਼ੈਲ ਜਾਂਦੀ। ਉਸ ਸਮੇ' ਪੰਜਾਬ 
ਦੇ ਹਾਕਿਮਾਂ 'ਤੇ ਇਹ ਡਰ ਭਾਰੂ ਸੀ ਕਿ ਸਿਰਸਾ ਵਿਖੇ ਵੀ ਇਕ ਅਜਿਹੀ ਹੀ ਵਾਰਦਾਤ ਹੋਣ ਵਾਲੀ ਹੈ ਪਰ 
ਕੂਕਿਆਂ ਦੀ ਗ੍ਰਿਫ਼ਤਾਰੀ ਤੇ ਉਨ੍ਹਾਂ ਤੋਂ ਬਦਲਾ ਲੈਣ ਦੀ ਖ਼ਬਰ ਲੱਗਣ ਨਾਲ ਇਹ ਵਾਰਦਾਤ ਨਹੀ ਵਾਪਰੀ?” 

“(ਗੁਰੂ) ਰਾਮ ਸਿੰਘ ਨੂੰ ਆਪਣੀ ਸ਼੍ਰੇਣੀ ਦੀ ਅਸਲੀਅਤ ਦਾ ਪੱਕਾ ਯਕੀਨ ਹੋ ਗਿਆ ਸੀ। ਸੋ ਗਊਕੁਸ਼ੀ ਦਾ 
ਮਾਮਲਾ, ਜਿਹੜਾ ਆਮ ਤੌਰ 'ਤੇ ਹਿੰਦੋਸਤਾਨੀਆਂ ਅਨੁਸਾਰ ਧਾਰਮਿਕ ਪੱਖੋ ਘਿਰਣਾਯੋਗ ਹੈ, ਆਪਣੇ ਕੱਟੜ ਪੰਥੀ 
ਪੈਰੋਕਾਰਾਂ ਦੇ ਗੁੱਸੇ ਦੀ ਭੜਕਾਹਟ ਤੇ ਹਿੰਦੋਸਤਾਨੀ ਕੌਮਾਂ ਦੀ ਆਮ ਤਹਿਰੀਕ (6੦੯੦00੦॥) ਦਾ ਕਾਰਨ ਸਮਝਕੇ 
ਆਪਣੀ ਆਜ਼ਾਦੀ ਨੂੰ ਨੇਪਰੇ ਚਾੜ੍ਹਨ ਦਾ ਹੀਲਾ ਕਰਾਰ ਦਿੱਤਾ। ਆਪਣੇ ਪੈਰੋਕਾਰਾਂ ਨੂੰ ਅਜਿਹੇ ਮਹਾਨ ਕੌਮ ਕਰਨ 
ਲਈ ਉਭਾਰਿਆ ਅਰਥਾਤ ਗਿਆਨੀ ਸਿੰਘ ਦੇ ਕਥਨ ਅਨੁਸਾਰ ਜਦੋਂ ਵੱਡੀ ਗਿਣਤੀ 'ਚ ਜਮਾਤ, ਜਿਸ ਦੀ ਉਹ 
ਉਡੀਕ ਕਰਦਾ ਸੀ, ਚੰਗੀ ਤਰ੍ਹਾਂ ਆਪਣੇ ਹੁਕਮ ਅਧੀਨ ਹੋਈ ਦੇਖ ਲਈ ਤਾਂ ਉਨ੍ਹਾਂ ਨੂੰ ਤਲਵਾਰ ਫੜਨ ਦਾ ਹੁਕਮ 
ਦਿੱਤਾ।” 

“ਇਸ ਵਾਰਦਾਤ ਤੋਂ' ਮਗਰੋਂ ਐਮਿ੍‌ਤਸਰ ਦੀ ਵਾਰਦਾਤ ਵਾਪਰੀ। ਸੋ ਇਹ ਖੁੱਲ੍ਹੀ ਹੋਈ ਗੱਲ ਹੈ ਕਿ (ਗੁਰੂ) 
ਰਾਮ ਸਿੰਘ ਦਾ ਮਨੋਰਥ ਇਹ ਸੀ ਕਿ ਇਕ ਧਾਰਮਿਕ ਹੀਲੇ ਨਾਲ ਮੁਲਕ ਵਿਚ ਸ਼ੋਰ ਸ਼ਰਾਬਾ ਪੈਦਾ ਹੋਵੇ ਤੇ ਇਸ 
ਉਪਾਉ ਨਾਲ ਸਾਰੇ ਹਿੰਦੋਸਤਾਨ ਦੀਆਂ ਹਿੰਦੂ ਕੌਮਾਂ ਤੇ ਉਨ੍ਹਾਂ ਦੇ ਆਗੂ ਉਸ ਨਾਲ ਆ ਮਿਲਣ ਤੇ ਉਹ ਸਾਰਿਆਂ 
ਦਾ ਰਹਿਨੁਮਾ ਬਣ ਕੇ ਮੁਲਕ 'ਤੇ ਕਬਜ਼ਾ ਕਰ ਲਵੇ। ਜੇ (ਗੁਰੂ) ਰਾਮ ਸਿੰਘ ਤੇ ਉਸ ਦੇ ਖ਼ਾਸ ਖ਼ਾਸ ਸੂਬਿਆਂ ਦੀ 
ਨੀਅਤ ਮੁਲਕੀ ਮਨੋਰਥ ਨਾਲ ਸੈਬੈਧਤ ਨਾ ਹੁੰਦੀ, ਤੇ ਉਨ੍ਹਾਂ ਨੂੰ ਜਮਾਤ ਦੀ ਭਾਰੀ ਗਿਣਤੀ ਦਾ ਇੰਤਜ਼ਾਰ ਨਾ 
ਹੁੰਦਾ ਅਤੇ ਦੀਨੀ ਨੇਕੀ ਦੇ ਫ਼ਲ ਦੀ ਪ੍ਰਾਪਤੀ ਹੀ ਮਨੌਰਥ ਹੁੰਦਾ ਤਾਂ ਅਜਿਹੀਆਂ ਵਾਰਦਾਤਾਂ ਇਸ ਫ਼ਿਰਕੇ ਤੋਂ ਸ਼੍ਰੂ 
ਵਿਚ ਹੀ ਹੋਈਆਂ ਹੁੰਦੀਆਂ ਕਿਉਂਕਿ ਮਜ਼ਹਬੀ ਤੇ ਦੀਨੀ ਨੇਕੀ ਪ੍ਰਾਪਤ ਕਰਨ ਵਾਸਤੇ ਬਹੁਤ ਵੱਡੀ ਜਮਾਤ ਦਾ 
ਹੋਣਾ ਜ਼ਰੂਰੀ ਨਹੀਂ ਸੀ। ਜਦੋਂ ਕਿ ਇਹ ਗੱਲ ਪ੍ਰਗਟ ਹੈ ਕਿ ਇਹ ਲੋਕ ਕੋਈ ਕੰਮ ਆਪਣੇ ਸਤਿਗੁਰੂ ਦੀ ਮਰਜ਼ੀ ਤੇ 
ਹੁਕਮ ਦੇ ਵਿਰੁੱਧ ਨਹੀਂ ਕਰਦੇ ਸਨ ਤਾਂ ਅਜਿਹੀ ਹਾਲਤ ਵਿਚ ਅਸੈਭਵ ਹੈ ਕਿ ਅਜਿਹੇ ਫ਼ਸਾਦ ਉਸ ਦੀ ਮਰਜ਼ੀ 
ਦੇ ਉਲਟ ਹੋਣ ਜਾਂ ਉਸ ਦੇ ਉਭਾਰਨ ਤੋਂ ਬਿਨਾਂ ਹੋਣ ਜਦੋਂ ਕਿ ਗੁਰੂ ਰਾਮ ਸਿੰਘ ਆਪਣੇ ਆਪ ਨੂੰ ਅਤਿਐਤ ਦਰਜ਼ੇ 
ਦਾ ਦੀਨਦਾਰ ਤੇ ਨੇਕ ਕਿਰਦਾਰ ਵਾਲਾ ਪ੍ਰਗਟ ਕਰਦਾ ਸੀ। ” 

ਗੁਰੂ) ਰਾਮ ਸਿੰਘ ਤੇ ਉਸ ਦੇ ਸਾਰੇ ਫ਼ਿਰਕੇ ਦੇ ਦਿਮਾਗ ਵਿਚ ਮੁਲਕ ਨੂੰ ਕਬਜੇ 'ਚ ਕਰਨ ਦੀ ਧੁੰਨ ਸੀ। 
ਉਸ ਦੇ ਇਹ ਬੇਵਕੂਫ਼ ਪੈਰੋਕਾਰ ਯਕੀਨ ਨਾਲ ਸਮਝੇ ਹੋਏ ਸੀ ਕਿ ਨੋੜ ਭਵਿੱਖ ਵਿਚ ਇਸ ਮੁਲਕ 'ਤੇ ਸਾਡਾ ਹੀ 
ਰਾਜ ਹੋਣ ਵਾਲਾ ਹੈ।” 

“ਜਿਸ ਵੇਲੇਂ ਮਿਸਟਰ ਕਾਵਨ ਸਾਹਿਬ ਬਹਾਦੁਰ ਗਿ੍‌ਫ਼ਤਾਰ ਕੀਤੇ ਹੋਏ ਬਾਗ਼ੀਆਂ ਤੋਂ ਉਨ੍ਹਾਂ ਦਾ ਹਾਲ ਪੁੱਛ 
ਰਹੇ ਸਨ ਤਾਂ ਇਕ ਕੂਕਾ (12 ਸਾਲ ਦਾ ਜ਼ਖਮੀ ਬਾਲਕ ਬਿਸ਼ਨ ਸਿੰਘ) ਹਮਲਾ ਕਰਕੇ ਕਾਵਨ ਸਾਹਿਬ ਡਿਪਟੀ 
ਕਮਿਸ਼ਨਰ ਨੂੰ ਚਿੰਬੜ ਗਿਆ। ਜੇ ਉੱਤਮ ਸਿੰਘ ਥਾਣੇਦਾਰ ਪਟਿਆਲਾ ਤੇ ਸ਼ੈਖ਼ ਬਰਕਤ ਅਲੀ ਤਹਿਸੀਲਦਾਰ 
ਸ਼ੇਰਪੁਰ ਇਲਾਕਾ ਪਟਿਆਲਾ ਉਸ ਨੂੰ ਨਾ ਫੜਦੇ ਤਾਂ ਉਹ ਆਪਣਾ ਹਮਲਾ ਪੂਰਾ ਕਰ ਚੁੱਕਿਆ ਸੀ। ਉਸ ਤੋਂ 
ਸਾਬਿਤ ਹੈ ਕਿ ਇਹ ਲੋਕ ਐਗਰੇਜ਼ਾਂ ਦੇ ਕਿੰਨੇ ਦੁਸ਼ਮਣ ਤੇ ਕਿੰਨੇ ਦ੍ਰਿੜ ਇਰਾਦੇ ਵਾਲੇ ਸਨ ਅਤੇ ਨਤੀਜਾ ਵੀ 
ਨਿਕਲਦਾ ਹੈ ਕਿ ਜੇ ਇਹ ਲੋਕ ਤੋਪਾਂ ਨਾਲ ਤੁਰੰਤ ਨਾ ਉਡਾਏਂ ਜਾਂਦੇ ਤਾਂ ਪਤਾ ਨਹੀ ਕਿੰਨਾ ਕੁ ਫ਼ਸਾਦ ਪਾਉਂਦੇ।” 

“ਜੇ ਸਰਕਾਰ ਪਟਿਆਲਾ ਵੱਲੋਂ ਏਨੀ ਛੇਤੀ ਕੋਸ਼ਿਸ਼ ਨਾ ਕੀਤੀ ਜਾਂਦੀ ਤਾਂ ਆਮ ਜਨਤਾ ਦੇ ਸਾਰੇ ਖ਼ਿਆਲਾਤ 
ਘਟਨਾਵਾਂ 'ਤੇ ਕੇਂਦਰਿਤ ਹੋ ਜਾਂਦੇ!” 


'ਕੂਥਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਦ / 41 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


“ਫਿਰੋਜ਼ਪੁਰ ਵਿਚ ਜਿੱਥੇ ਪੰਜਾਬ ਦਾ ਸਭ ਨਾਲੋਂ ਵੱਡਾ ਅਸਲਾ ਖ਼ਾਨਾ ਹੈ, ਹਾਕਿਮਾਂ ਨੇ ਇਹ ਪ੍ਰਬੰਧ ਕੀਤਾ 
ਸੀ ਕਿ ਚਪੜਾਸੀਆਂ ਤੱਕ ਨੂੰ ਹਥਿਆਰ ਦਿੱਤੇ ਸਨ। ” 

“ਜਿਹੜੀਆਂ ਇਹਤਿਆਤਾਂ ਤੇ ਹਿਫ਼ਾਜ਼ਤਾਂ ਅਜਿਹੇ ਹਨੇਰ ਗਰਦੀ ਦੇ ਸਮੇਂ ਵਾਸਤੇ ਕਰਨੀਆਂ ਵਾਜਿਬ ਸਨ, 
ਉਹ ਐਰਰੇਜ਼ੀ ਹਾਕਿਮਾਂ ਵੱਲੋਂ ਅਤਿਐਤ ਚੌਕਸੀ ਨਾਲ ਕੀਤੀਆਂ ਗਈਆਂ। ਜਿਨ੍ਹਾਂ ਸਪੈਸ਼ਲ ਟਰੇਨਾਂ ਵਿਚ ਲਗਾ- 
ਤਾਰ ਦਿੱਲੀ ਤੋਂ ਫ਼ੌਜਾਂ ਆਉਂਦੀਆਂ ਸਨ, ਉਨ੍ਹਾਂ ਨੂੰ ਸਾਹਿਬ ਕਮਾਂਡਰ-ਇਨ-ਚੀਫ਼ ਦੇ ਹੁਕਮ ਅਨੁਸਾਰ ਇਸ ਕਿਸਮ 
ਦਾ ਇੰਜਣ ਲਾਇਆ ਗਿਆ ਸੀ ਜਿਹੋ ਜਿਹਾ ਜੈਗ ਦੇ ਮੌਕੇ ਲਾਇਆ ਜਾਂਦਾ ਹੈ।” 

ਗੁਰੂ) ਰਾਮ ਸਿੰਘ ਆਪਣੀ ਜਗ੍ਹਾ 'ਤੇ ਆਜ਼ਾਦ ਤੌਰ 'ਤੇ ਰਹਿੰਦਾ ਹੁੰਦਾ ਤਾਂ ਇਸ ਵਿਚ ਕੋਈ ਸ਼ੱਕ ਨਹੀਂ 
ਸੀ ਕਿ ਕੂਕਿਆਂ ਦਾ ਫ਼ਿਰਕਾ ਇਸ ਤਰ੍ਹਾਂ ਤਕੜਾ ਰਹਿੰਦਾ ਜਿਸ ਤਰ੍ਹਾਂ ਕੋਈ ਫ਼ੌਜ ਆਪਣੇ ਕਮਾਂਡਰ ਨਾਲ ਤਕੜੀ 
ਰਹਿੰਦੀ ਹੈ।” 

“ਅਜੇ ਤੱਕ ਸਾਨੂੰ ਦਰਿਆਫ਼ਤ ਨਹੀਂ ਹੋਇਆ ਹੈ ਕਿ ਉਸ ਬਾਰੇ ਅੱਗੋਂ ਨੂੰ ਐਗਰੇਜ਼ੀ ਗੌਰਮਿੰਟ ਦੀ ਕੀ 
ਤਜਵੀਜ਼ ਹੈ ਪਰ ਸਾਡੀ ਰਾਏ ਇਹ ਹੈ ਕਿ (ਗੁਰੂ) ਰਾਮ ਸਿੰਘ ਦਾ ਹਮੇਸ਼ਾ ਵਾਸਤੇ ਨਜ਼ਰਬੰਦ ਰਹਿਣਾ ਮੁਨਾਸਿਬ 
ਹੈ।” 

ਨੋਟ :- ਉਰਦੂ ,ਅਰਬੀ ਤੇ ਫਾਰਸੀ ਦੇ ਮੂਲ ਦਸਤਾਵੇਜ਼ਾਂ ਦੇ ਇਹ ਐਸ਼ ਇਸ ਪੁਸਤਕ ਦੇ ਐਤਿਕਾ ਅਧਿਆਏ 
ਵਿਚ ਪੈਨਾ ਨੰ. 159 ਤੋਂ 166 'ਤੇ ਛਾਪੇ ਗਏ ਹਨ। 


“ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 42 


੦੦0੦੧ €16ਘਹੂ ।੧੦॥੧੦॥1€1610॥0&340੦11.੮੦॥॥ 


ਕੂਕਾ ਐਦੋਲਨ ਦੇ ਬਾਨੀ, ਸੁਤੰਤਰਤਾ ਸੈਗਰਾਮੀ 
ਸ੍ਰੀ ਸਤਿਗੁਰੂ ਰਾਮ ਸਿੰਘ ਜੀ 


ਸਰੀ ਸਤਿਗੁਰੂ ਰਾਮ ਸਿੰਘ ਜੀ ਦਾ ਪ੍ਰਕਾਸ਼ ਸੇਨ 1816 (ਸੰਮਤ 1872) ਨੂੰ ਬਸੰਤ ਪੰਚਮੀ ਵਾਲੇ ਦਿਨ ਪਿੰਡ 
ਰਾਈਆਂ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਜੱਸਾ ਸਿੰਘ ਅਤੇ ਮਾਤਾ ਸੱਦਾ ਕੌਰ ਦੇ ਗ੍ਰਹਿ ਵਿਖੇ ਹੋਇਆ। 

ਸ੍ਰੀ ਸਤਿਗੁਰੂ ਜੀ ਦੀ ਬਿਰਤੀ ਬਚਪਨ ਤੋਂ ਹੀ ਭਜਨ-ਬਾਣੀ ਵੱਲ ਸੀ। 

ਸੈਨ 1837 (ਸੈਮਤ 1894) ਨੂੰ ਲਗਭਗ ਬਾਈ ਸਾਲ ਦੀ ਉਮਰ ਦੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਉਨ੍ਹਾਂ 
ਦੇ ਭਣਵਈਏ ਕਾਬਲ ਸਿੰਘ ਨੇ ਆਪਣੇ ਨਾਲ ਲਿਜਾ ਕੇ, ਮਹਾਰਾਜਾ ਰਣਜੀਤ ਸਿੰਘ ਜੀ ਦੀ ਸਿੱਖ ਫੌਜ ਦੀ 
ਪਲਟਨ ਵਿਚ ਭਰਤੀ ਕਰਵਾ ਦਿੱਤਾ। ਫ਼ੌਜ ਦੀ ਨੌਕਰੀ ਕਰਦੇ ਸਮੇਂ ਵੀ ਆਪ ਜੀ ਦਾ ਬਹੁਤਾ ਧਿਆਨ ਭਜਨ- 
ਬੈਦਗੀ ਵੱਲ ਰਹਿੰਦਾ। ਆਪ ਆਪਣਾ ਲੰਗਰ-ਪਾਣੀ ਆਪ ਬਣਾਉਂਦੇ ਅਤੇ ਸੁੱਚ-ਸੋਧ ਅਤੇ ਪਵਿੱਤਰਤਾ ਰਖਦੇ। 
ਕੰਵਰ ਨੌਨਿਹਾਲ ਸਿੰਘ ਦੀ ਪਲਟਨ ਦੀ ਜਿਸ ਰਜ਼ਮੈਂਟ ਵਿਚ ਆਪ ਜੀ ਭਰਤੀ ਸਨ, ਉਸ ਦਾ ਨਾਂ ਆਪ ਜੀ 
ਕਰਕੇ “ਭਗਤਾਂ ਵਾਲੀ ਰਜ਼ਮੈਂਟ' ਮਸ਼ਹੂਰ ਹੋ ਗਿਆ। ਸਰੀ ਸਤਿਗੁਰੂ ਜੀ ਨੇ ਫੌਜ ਵਿਚ ਅੱਠ ਸਾਲ ਨੌਕਰੀ ਕੀਤੀ। 
ਨੌਕਰੀ ਦਰਮਿਆਨ ਹੀ ਸੈਨ 1843 (ਅੱਸੂ ਦੀ ਸੈਗਰਾਂਦ, ਸੈਮਤ 1898) ਨੂੰ ਸ੍ਰੀ ਸਤਿਗੁਰੂ ਜੀ ਨੇ ਹਜਰੋਂ ਸਾਹਿਬ 
ਵਿਖੇ ਆਪਣੀ ਪਲਟਨ ਦੇ ਫੌਜੀਆਂ ਸਮੇਤ ਸ੍ਰੀ ਗੁਰੂ ਬਾਲਕ ਸਿੰਘ ਜੀ ਦੇ ਦਰਸ਼ਨ ਕੀਤੇ । ਸ੍ਰੀ ਗੁਰੂ ਬਾਲਕ ਸਿੰਘ 
ਜੀ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਗੁਰੂਤਾ ਅਰਪਣ ਕੀਤੀ। 

ਫ਼ੌਜੀ ਜੀਵਨ ਸਮੇਂ ਉਸ ਵੇਲੇ ਦੇ ਸਮੁੱਚੇ ਹਾਲਾਤ ਨੂੰ ਘੋਖ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਭਵਿੱਖਬਾਣੀ 
ਕੀਤੀ, 'ਲਾਹੌਰ ਵਿਚ ਵੀ ਕਿਸੇ ਸਮੇਂ ਐਗ੍ਰੇਜ਼ੀ ਵਾਜੇ ਵੱਜਣਗੇ।' ਅੰਗ੍ਰੇਜ਼ ਸਰਕਾਰ ਮਹਾਰਾਜਾ ਰਣਜੀਤ ਸਿੰਘ ਦੇ 
ਸਵਰਗਵਾਸ ਹੋਣ ਤੋਂ ਕਰੀਬ 10 ਸਾਲ ਬਾਅਦ ਪੰਜਾਬ 'ਤੇ ਵੀ ਕਾਬਜ ਹੋ ਗਈ। 

ਸੈਨ 1845 (ਸੰਮਤ 1902) ਨੂੰ ਸੀ ਸਤਿਗੁਰੂ ਰਾਮ ਸਿੰਘ ਜੀ ਨੌਕਰੀ ਛੱਡ ਕੇ, ਸ੍ਰੀ ਭੈਣੀ ਸਾਹਿਬ ਆ ਗਏ। 
ਆਪ ਜੀ ਨੇ ਕੁਝ ਸਮਾਂ ਖੇਤੀ ਕੀਤੀ, ਫਿਰ ਦੁਕਾਨਦਾਰੀ ਵੀ ਕੀਤੀ। ਪਿਤਾ ਬਾਬਾ ਜੱਸਾ ਸਿੰਘ ਨਾਲ, ਵਿਹਾਰਕ 
ਸਹਾਇਤਾ ਕਰਦਿਆਂ ਆਪ ਜੀ ਦਾ ਬਹੁਤਾ ਸਮਾਂ ਭਜਨ-ਬਾਣੀ ਵਿਚ ਬਤੀਤ ਹੁੰਦਾ। ਦੁਕਾਨ ਤੋਂ ਆਏ ਨਫ਼ੇ ਨਾਲ 
ਆਪ ਸੈਗਤ ਦੀ ਸੇਵਾ ਕਰਦੇ। ਆਪ ਜੀ ਦਾ ਜੱਸ ਸੁਣ ਕੇ ਦੂਰੋਂ-ਨੇੜਿਓਂ ਸੈਗਤ, ਦਰਸ਼ਨ ਕਰਨ ਆਉਣ ਲਗੀ। 

12 ਅਪ੍ਰੈਲ ਸੈਨ 1857 (ਸੰਮਤ 1934) ਨੂੰ ਵਿਸਾਖੀ ਵਾਲੇ ਦਿਨ, ਸੀ ਸਤਿਗੁਰੂ ਰਾਮ ਸਿੰਘ ਜੀ ਨੇ ਮੁਰਝਾ 
ਚੁੱਕੀ ਸਿੱਖੀ ਨੂੰ ਸੁਰਜੀਤ ਕਰਨ ਲਈ, ਸ੍ਰੀ ਭੈਣੀ ਸਾਹਿਬ ਵਿਖੇ, ਖੋਡੇ-ਬਾਟੇ ਦਾ ਐਮਿ੍‌ਤ ਤਿਆਰ ਕਰਾ ਕੇ 'ਸੈਤ 
ਖਾਲਸੇ" ਦੀ ਸਿਰਜਣਾ ਕੀਤੀ ਅਤੇ ਇਕ ਬੇਦਾਗ਼ ਤੇ ਅਸਲੋਂ ਦੁੱਧ ਚਿੱਟੇ ਨਾਮਧਾਰੀ ਪੈਥ ਨੂੰ ਹੋਂਦ ਵਿਚ ਲਿਆਂਦਾ। 
ਉਸ ਵੇਲੇ ਧਰਮ-ਪ੍ਰਚਾਰ ਤਾਂ ਉੱਕਾ ਹੀ ਖ਼ਤਮ ਹੋ ਚੁੱਕਾ ਸੀ, ਗੁਰਮੱਤ ਦੀ ਥਾਂ ਮਨਮੱਤ ਨੇ ਲੈ ਲਈ ਸੀ। ਆਦਿ 
ਸ੍ਰੀ ਗ੍ਰੌਥ ਸਾਹਿਬ ਦੀਆਂ ਬੀੜਾਂ ਨੂੰ ਅਲਮਾਰੀਆਂ ਵਿਚ ਪਈਆਂ ਨੂੰ ਹੀ ਸਿਉਂਕ ਲਾੱਗ ਚੁੱਕੀ ਸੀ। ਸ੍ਰੀ ਸਤਿਗੁਰੂ 
ਜੀ ਨੇ ਥਾਂ ਥਾਂ ਜਾ ਕੇ ਆਦਿ ਸ੍ਰੀ ਗ੍ਰੰਥ ਸਾਹਿਬ ਦੀਆਂ ਬੀੜਾਂ ਤਲਾਸ਼ ਕਰਕੇ, ਉਨ੍ਹਾਂ ਨੂੰ ਅਲਮਾਰੀਆਂ ਵਿਚੋਂ ਕਢਵਾ 
ਕੇ, ਮਿੱਟੀ ਘੱਟਾ ਝਾੜ, ਸਾਫ਼ ਕਰ ਕੇ ਪ੍ਰਕਾਸ਼ ਕਰਵਾ ਕੇ ਸਿੱਖਾਂ ਨੂੰ ਪਾਠ ਕਰਨ ਲਾਇਆ। 

ਸਰੀ ਸਤਿਗੁਰੂ ਜੀ ਨੇ ਲੋਕਾਂ ਨੂੰ ਗੁਰਮੱਤ ਵੱਲ ਲਾਉਣ ਲਈ ਪੰਜਾਬ ਵਿਚ ਥਾਂ ਥਾਂ ਦੌਰੇ ਕੀਤੇ। ਬਾਣੀ ਪੜ੍ਹਨ 


ਕੂਕਾ ਐਦੋਲਨ' ਦੇ ਮਹਾਨ ਸ਼ੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 43 


0੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਅਤੇ ਨਾਮ ਸਿਮਰਨ ਕਰਨ ਲਈ ਲੋਕਾਂ ਨੂੰ ਪ੍੍‌ਰ ਕੇ, ਸੀ ਦਸ਼ਮੇਸ਼ ਜੀ ਦੀ ਅਲੋਪ ਹੋ ਰਹੀ ਸਿੱਖੀ ਮਰਿਯਾਦਾ ਨੂੰ 
ਪੁਨਰ-ਸੁਰਜੀਤ ਕੀਤਾ। ਸੀ ਸਤਿਗੁਰੂ ਜੀ ਦੇ ਦਰਸ਼ਨ, ਬਚਨਾਂ ਅਤੇ ਪ੍ਚਾਰ ਤੋਂ ਅਣਗਿਣਤ ਲੋਕ ਪ੍ਰਭਾਵਤ ਹੋਏ। 
ਆਪ ਜੀ ਦੇ ਤੇਜ-ਪ੍ਤਾਪ ਨਾਲ, ਜਿੱਧਰ ਜਾਂਦੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸਜ ਜਾਂਦੇ। ਪਿੰਡਾਂ ਦੇ ਪਿੰਡ 
ਸਿੱਖ ਸਜ ਗਏ। 

ਸੀ ਸਤਿਗੁਰੂ ਜੀ ਨੇ ਦੇਸ਼ ਨੂੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸੇਧ ਉਦੋਂ ਪ੍ਰਦਾਨ ਕੀਤੀ ਜਦੋਂ ਦੇਸ 
. ਵਿਚ ਪੂਰੀ ਤਰ੍ਹਾਂ ਅਸਥਿਰਤਾ ਸੀ ਅਤੇ ਲੋਕ ਆਚਰਨਹੀਨ ਹੁੰਦੇ ਜਾ ਰਹੇ ਸਨ। 

ਸ੍ਰੀ ਸਤਿਗੁਰੂ ਜੀ ਨੇ ਲੋਕਾਂ ਨੂੰ ਮਾਸ, ਸ਼ਰਾਬ, ਚੋਰੀ ਜਾਰੀ, ਝੂਠ, ਵਿਆਜ ਲੈਣ ਅਤੇ ਹੋਰ ਕਈ ਸਮਾਜਿਕ 
ਕੁਰੀਤੀਆਂ ਤੋਂ ਬਚਣ ਦਾ ਉਪਦੇਸ਼ ਦਿੱਤਾ। ਪਰਾਏ ਹੱਕ ਤੋਂ ਪ੍ਹੇਜ ਕਰਨ ਅਤੇ ਵਿਹਾਰ ਸ਼ੁੱਧ ਰੱਖਣ ਲਈ 
ਆਖਿਆ। ਸਿੰਘਾਂ ਤੇ ਬੀਬੀਆਂ ਨੂੰ ਗੁਰਮੁਖੀ ਪੜ੍ਹਨ ਲਈ ਪ੍ਰੇਰਿਆ। 

ਸਮਾਜਿਕ ਖੇਤਰ ਵਿਚ ਇਸਤਰੀ ਜਾਤੀ ਦੀ ਦਸ਼ਾ ਦੇ ਸੁਧਾਰ ਲਈ ਸਾਰਥਕ ਕਦਮ ਚੁੱਕ ਕੇ, ਸੀ ਸਤਿਗੁਰੂ 
ਰਾਮ ਸਿੰਘ ਜੀ ਨੇ ਬਹੁਤ ਵੱਡਾ ਉਪਕਾਰ ਕੀਤਾ। ਜੈਮਦੀਆਂ ਕੁੜੀਆਂ ਨੂੰ ਮਾਰਨ, ਵੇਚਣ, ਵੱਟਾ ਕਰਨ ਤੇ ਬਾਲ- 
ਵਿਆਹ ਕਰਨ ਤੋਂ ਲੋਕਾਂ ਨੂੰ ਰੇਕਿਆ। ਸਤੀ ਪ੍ਰਥਾ ਨੂੰ ਬੈਦ ਕਰਨ ਅਤੇ ਵਿਧਵਾ ਦਾ ਪੁਨਰ ਵਿਆਹ ਕਰਨ ਲਈ 
ਪ੍੍‌ਰਿਆ। ਇਸਤਰੀਆਂ ਨੂੰ ਘੁੰਡ ਕੱਢਣ ਅਤੇ ਉਸ ਸਮੇਂ ਦੇ ਪ੍ਚਲਤ ਹੋਰ ਫਜ਼ੂਲ ਰੀਤ-ਰਿਵਾਜ਼ ਕਰਨ ਤੋਂ 
ਵਰਜਿਆ। ਇਹ ਹੀ ਨਹੀਂ, ਸ੍ਰੀ ਸਤਿਗੁਰੂ ਜੀ ਨੇ ਸੈਨ 1863 (ਸੈਮਤ 1920) ਨੂੰ ਪਿਡ ਸਿਆੜ੍ਹ (ਜ਼ਿਲ੍ਹਾ 
ਲੁਧਿਆਣਾ) ਵਿਖੇ ਮਾਈਆਂ ਨੂੰ ਕਛਹਿਰੇ ਪਵਾ ਕੇ, ਅਮ੍ਰਿਤ ਛਕਾਇਆ। ਇਸੇ ਸਾਲ ਜੂਨ ਸੈਨ 1863 ਨੂੰ ਪਿੰਡ 
ਖੋਟੇ (ਜ਼ਿਲ੍ਹਾ ਫਿਰੋਜ਼ਪੁਰ) ਵਿਖੇ, ਹਵਨ ਕਰਕੇ, ਵੇਦੀ ਗੱਡ ਕੇ, ਲਾਵਾਂ ਪੜ੍ਹ ਕੇ ਛੇ ਐਤਰਜਾਤੀ ਜੋੜਿਆਂ ਦੇ 
ਵਿਆਹ ਕਰਕੇ, ਸਰੀ ਸਤਿਗੁਰੂ ਜੀ ਨੇ ਗੁਰਮਤ ਆਨੰਦ-ਕਾਰਜ ਕਰਨ ਦੀ ਮਰਿਯਾਦਾ ਆਰੈਭੀ। 

ਸਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ ਜੂਨ ਸੈਨ 1863 ਵਿਚ ਖੋਟੇ ਵਿਖੇ ਆਨੰਦ-ਕਾਰਜ ਦੀ ਮਰਿਯਾਦਾ 
ਸ਼ੁਰੂ ਕੀਤੇ ਜਾਣ ਤੋਂ ਬਾਅਦ ਪੋਡਤਾਂ ਦੇ ਰੌਲਾ ਪਾਉਣ ਅਤੇ ਸਰਕਾਰੀ ਏਜੋਟਾ ਵੱਲੋਂ ਮਨਤਘੜਤ ਅਤੇ ਝੂਠੀਆਂ 
ਰਿਪੋਰਟਾਂ ਦੇ ਅਧਾਰ 'ਤੇ ਪੈਜਾਬ ਸਰਕਾਰ ਨੇ ਸਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਸੈਨ 1863 ਤੋਂ 1867 ਤੱਕ, ਸ੍ਰੀ 
ਭੈਣੀ ਸਾਹਿਬ ਵਿਖੇ ਨਜ਼ਰਬੈਦ ਰਖਿਆ ਤੇ ਥਾਂ ਥਾਂ ਨਾਮਧਾਰੀਆਂ ਦੇ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ। ਸ੍ਰੀ 
ਸਤਿਗੁਰੂ ਜੀ ਨੇ ਪ੍ਰਚਾਰ ਦੀ ਲੋੜ ਅਨੁਭਵ ਕਰਦਿਆਂ ਪਹਿਲਾਂ ਪੰਜ ਸੂਬੇ ਨਿਯੁਕਤ ਕੀਤੇ। ਇਨ੍ਹਾਂ ਸੂਬਿਆਂ ਨੂੰ ਵੀ 
ਸਰਕਾਰ ਨੇ ਨਜ਼ਰਬੰਦ ਕਰ ਦਿੱਤਾ। ਸ੍ਰੀ ਸਤਿਗੁਰੂ ਜੀ ਨੇ ਸਤਾਰਾਂ ਸੂਬੇ ਹੋਰ ਥਾਪ ਦਿੱਤੇ। ਪਾਬੰਦੀਆਂ ਦੇ ਬਾਵਜੂਦ 
ਸਾਰੇ ਸੂਬਿਆਂ ਨੇ ਬਹੁਤ ਸਿਆਣਪ ਨਾਲ ਕੌਮ ਕੀਤਾ, ਥਾਂ ਥਾਂ ਜਾ ਕੇ ਪ੍ਰਚਾਰ ਕੀਤਾ। ਲੋਕ ਵੱਡੀ ਗਿਣਤੀ ਵਿਚ 
ਨਾਮਧਾਰੀ ਸਜ ਗਏ। ਸ੍ਰੀ ਸਤਿਗੁਰੂ ਜੀ ਨੇ ਦਸ ਸਾਲ ਵਿਚ ਸੱਤ ਲੱਖ ਨਾਮਧਾਰੀ ਬਣਾਏ। ਲੋਕਾਂ ਵਿਚ ਚੇਤਨਾ 
ਵਧਦੀ ਗਈ ਅਤੇ ਪੰਜਾਬ ਭਰ ਵਿਚ ਅੰਗ੍ਰੇਜ਼ੀ ਰਾਜ ਵਿਰੁੱਧ ਮਾਹੌਲ ਬਣ ਗਿਆ। 

ਰਾਜਨੀਤਕ ਪੱਖੋਂ, ਭਾਰਤ ਦੀ ਅਜ਼ਾਦੀ ਦੀ ਲੜਾਈ ਦਾ ਮੁੱਢ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ, ਐਗ੍ਰੇਜ਼ 
ਸਰਕਾਰ ਵਿਰੁੱਧ ਨਾਮਿਲਵਰਤਣ ਲਹਿਰ ਚਲਾ ਕੇ ਬੈਨ੍ਹਿਆ। ਇਸ ਲਹਿਰ ਅਨੁਸਾਰ ਐਗ੍ਰੇਜ਼ ਸਰਕਾਰ ਨੂੰ ਮਾਨਤਾ 
ਨਹੀਂ ਦਿੱਤੀ ਗਈ। ਐਗ੍ਰੇਜ਼ ਸਰਕਾਰ ਦੀ ਨੌਕਰੀ, ਉਨ੍ਹਾਂ ਦੇ ਚਲਾਏ ਸਕੂਲ, ਅਦਾਲਤਾਂ , ਸਾਰੀਆਂ ਵਿਦੇਸ਼ੀ ਵਸਤਾਂ 
ਦੇ ਬਾਈਕਾਟ ਦੇ ਨਾਲ-ਨਾਲ, ਰੇਲ, ਤਾਰ ਤੇ ਡਾਕ ਦਾ ਵੀ ਬਾਈਕਾਟ ਕੀਤਾ ਗਿਆ। ਨਾਮਧਾਰੀ ਸਿੱਖਾਂ ਨੇ 
ਚਿੱਠੀਆਂ ਇਕ ਥਾਂ ਤੋਂ ਦੂਜੇ ਥਾਂ ਪਹੰਚਾਣ ਦਾ ਆਪਣਾ ਹੀ ਪ੍ਰਬੰਧ ਕੀਤਾ ਹੋਇਆ ਸੀ, ਜਿਸ ਨੂੰ ਅਗ੍ਜ਼ਾਂ ਨੇ 
ਆਪਣੇ ਰਿਕਾਰਡ ਵਿਚ 'ਕੂਕਾ ਪੋਸਟਲ ਸਰਵਿਸਜ਼' ਦਾ ਨਾਂ ਦਿੱਤਾ। 

ਅੰਗ੍ਰੇਜ਼ੀ ਵਸਤਾਂ ਦੀ ਥਾਂ ਭਾਰਤੀ ਘਰੇਲੂ ਵਸਤੂਆਂ ਦੇ ਪ੍ਯੌਗ ਕਰਨ ਦੇ ਆਦੇਸ਼ ਨਾਲ ਸਵਦੇਸ਼ੀ ਦਾ ਪ੍ਰਚਾਰ 
ਰੋਇਆ। ਬੱਚਿਆਂ ਦੀ ਪੜ੍ਹਾਈ ਦਾ ਪ੍ਰਬੈਧ ਧਰਮਸ਼ਾਲਾ, ਮੋਦਰਾਂ, ਗੁਰਦੁਆਰਿਆਂ ਵਿਚ ਕੀਤਾ ਗਿਆ ਤਾਂ ਜੋ ਬਾਚੇ 
ਦੇਸ਼ ਦੀ ਸੰਸਕ੍ਰਿਤੀ ਤੋਂ ਜਾਣੂੰ ਹੋ ਸਕਣ। ਅੰਗ੍ਰੇਜ਼ੀ ਅਦਾਲਤਾਂ ਦਾ ਤੋੜ ਸੀ ਆਪਣੀਆ ਪੰਚਾਇਤਾਂ ਦੀ ਸਥਾਪਨਾ। 
ਇਸ ਸਾਰੇ ਪ੍ਰਬੋਧ ਨੂੰ ਸੁਚਾਰੂ ਰੂਪ ਵਿਚ ਚਲਾਉਣ ਲਈ ਇਲਾਕਆਂ ਵਿਚ ਸੂਥੇ ਨਿਯੁਕਤ ਕਰਨੇ, ਆਪਣਾ 'ਕੂਕਾ 


“ਫੂਕਾ ਐਦੋਲਨ' ਦੇ ਮਰਾਨ ਸ਼ੁਤੌਤਰਤਾ ਸੈਗਰਾਂਮੀ-ਨਾਮਧਾਰੀ ਸ਼ਹੀਦ “੬ 


0੦0੦1 €16ਘਹੂ ।0੦੧੦॥1€1610॥)&340੦11.੮੦॥॥ 


ਡਾਕ ਪ੍ਰਬੰਧ ਕਾਇਮ ਕਰਨਾ, ਦੇਸੀ ਰਿਆਸਤਾਂ ਨਾਲ ਗੱਠ ਜੋੜ, ਫ਼ੌਜੀ ਸਿੱਖਿਆ ਲਈ ਕਸ਼ਮੀਰ ਰਾਜ ਵਿਚ 
“ਕੂਕਾ ਪਲਟਨ” ਦੀ ਸਥਾਪਨਾ ਅਤੇ ਵਿਦੇਸ਼ਾਂ ਵਿਚ ਗੁਆਂਢੀ ਦੇਸ਼ਾਂ ਨੇਪਾਲ, ਰੂਸ ਅਤੇ ਅਫ਼ਗਾਨਿਸਤਾਨ ਨਾਲ 
ਰਾਜਨੀਤਿਕ ਸੈਬੈਧ ਬਣਾਉਣੇ , ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਸਤਿਗੁਰੂ ਰਾਮ ਸਿੰਘ ਜੀ ਰਹਿਨੁਮਾਈ ਹੇਠ 
ਨਾਮਧਾਰੀ ਸਿੱਖਾਂ ਨੇ ਆਪਣੀ ਸਰਕਾਰ ਬਣਾ ਕੇ ਸਵੈਰਾਜ ਸਥਾਪਿਤ ਕਰ ਲਿਆ ਸੀ। ਕੂਕਿਆਂ ਦਾ ਖੁਫ਼ੀਆ ਡਾਕ 
ਪ੍ਰਬੰਧ ਇਨ੍ਹਾਂ ਵਧੀਆ ਸੀ ਕਿ ਸਤਿਗੁਰੂ ਜੀ ਦੇ ਹੁਕਮ ਅਤੇ ਚਿੱਠੀਆਂ, ਦੂਰ-ਦੁਰਾਡੇ ਇਲਾਕਿਆਂ ਵਿਚ ਬਹੁਤ 
ਤੇਜ਼ੀ ਨਾਲ ਪਹੁੰਚ ਜਾਂਦੇ ਸਨ। 

ਉਸ ਸਮੇਂ ਜਦੋਂ ਐਗਰੇਜ਼ ਸਾਮਰਾਜ ਦੇ ਖਿਲਾਫ਼ ਕੋਈ ਇਕ ਲਫਜ਼ ਵੀ ਮੂੰਹੋਂ ਕੱਢਦਾ, ਮੌਤ ਦੀ ਨੀਂਦਰੇ ਸੁਆ 
ਦਿੱਤਾ ਜਾਂਦਾ ਸੀ, ਸਰੀ ਸਤਿਗੁਰੂ ਰਾਮ ਸਿੰਘ ਦੇ ਸਿੱਖਾਂ ਨੇ ਇਨ੍ਹਾਂ ਵਿਦੇਸ਼ੀ ਸ਼ਾਸ਼ਕਾਂ ਨਾਲ ਸਿੱਧੀ ਟੱਕਰ ਲਈ। 

ਦੇਸ਼-ਵਿਦੇਸ਼ਾਂ ਵਿਚ ਇਸ ਪ੍ਰਕਾਰ ਵਧਦੇ ਕੂਕਾ-ਐਦੋਲਨ ਦਾ ਪ੍ਰਭਾਵ ਐਗ੍ਰੇਜ਼ ਸਰਕਾਰ ਨੂੰ ਕਿਵੇਂ ਪਰਵਾਨ 
ਹੋ ਸਕਦਾ ਸੀ ? ਸੋ ਇਸ ਲਹਿਰ ਨੂੰ ਕੁਚਲਨ ਲਈ ਅਗ੍ਜ਼ਾਂ ਨੇ ਕੂਕਿਆਂ 'ਤੇ ਅੱਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। 
ਸੈਨ 1871-72 ਦੇ ਜ਼ੁਲਮ ਇਤਨੇ ਸਖ਼ਤ ਸਨ ਕਿ ਕਈ ਔਗ੍ਰੇਜ਼ਾਂ ਦੇ ਦਿਲ ਵੀ ਕੌਬ ਗਏ। ਇਕ ਅੰਗ੍ਰੇਜ਼ ਹੈਨਰੀ 
ਕਾਟਨ ਨੇ ਆਪਣੀ ਜੀਵਨ-ਕਥਾ ਵਿਚ ਲਿਖਿਆ ਹੈ, “ਮੈਂ ਆਪਣੀ ਸਾਰੀ ਉਮਰ ਵਿਚ ਕਦੇ ਕੋਈ ਇਹੋ ਜਿਹਾ 
ਜ਼ੁਲਮ ਨਹੀਂ ਤੱਕਿਆ।” ਪਰੋਤੂ ਇਹ ਸਭ ਕੁਝ ਹੁੰਦਿਆਂ ਵੀ ਕੂਕਾ-ਲਹਿਰ ਨਾ ਕੁਚਲੀ ਗਈ ਸਗੋਂ ਕੁਝ ਵਰ੍ਹਿਆਂ 
ਮਗਰੋਂ ਇਹ ਫਿਰ ਠਾਠਾਂ ਮਾਰਨ ਲਗ ਪਈ। 

ਐਗ੍ਰੇਜ਼ਾਂ ਦੀ ਨੀਤੀ ਸੀ 'ਪਾੜੋ ਤੇ ਰਾਜ ਕਰੋ'। ਭਾਰਤਵਾਸੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ 
ਕੇ, ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਦੁਆਉਣ ਲਈ ਅਤੇ ਹਿੰਦੂ, ਸਿੱਖ/ਮੁਸਲਮਾਨਾਂ ਵਿਚ ਦਰਾੜ ਪਾ ਕੇ ਉਨ੍ਹਾਂ 
ਨੂੰ ਇਕ ਦੂਜੇ ਨਾਲ ਲੜਾਉਣ ਦੇ ਮਨੌਰਥਾਂ ਹਿਤ, ਐਗ੍ਰੇਜ਼ ਸਰਕਾਰ ਨੇ ਐਮਿਰਿਤਸਰ, ਮਲੇਰਕੋਟਲਾ ਅਤੇ ਰਾਏਕੋਟ 
ਵਿਖੇ ਗੁਰੂ-ਧਾਮਾਂ ਨੇੜੇ ਬੁੱਚੜਖਾਨੇ ਖੁਲ੍ਹਵਾ ਦਿੱਤੇ। ਗਊ ਭਾਰਤ ਦੇ ਹਿੰਦੂ ਤੇ ਸਿੱਖ ਸਮਾਜ ਲਈ ਮਾਂ ਦਾ ਦਰਜਾ 
ਰੱਖਦੀ ਸੀ ਅਤੇ ਹੁਣ ਵੀ ਰਖਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਤੋਂ ਗਊ ਹੱਤਿਆ ਤੇ ਲਗੀ ਪਾਬੰਦੀ 
ਨੂੰ ਤੋੜ ਕੇ, ਐਗਰੇਜ਼ ਹਾਕਮਾਂ ਨੇ ਗਊ ਹੱਤਿਆ ਦੀ ਆਗਿਆ ਦੇ ਕੇ ਇਕ ਕੋਝੀ ਚਾਲ ਚਲੀ ਸੀ। ਇਸ ਚਾਲ 
ਦਾ ਮਕਸਦ ਹਿੰਦੂ/ਸਿੱਖ-ਮੁਸਲਿਮ ਵਸੋਂ ਵਿਚ ਤਨਾਓ ਪੈਦਾ ਕਰਕੇ ਫਿਰਕਾਪ੍ਰਸਤੀ ਉਭਾਰਨੀ, ਕੌਮੀ ਏਕਤਾ 
ਛਿੰਨ ਭਿੰਨ ਕਰਨੀ ਅਤੇ ਆਪਣੀ ਹਕੂਮਤ ਦੀ ਉਮਰ ਲੰਮੀ ਕਰਨਾ ਸੀ। ਗਊ-ਬਧ ਕਰਕੇ, ਗਊ ਮਾਸ ਵੇਚਿਆ 
ਹੀ ਨਹੀਂ ਜਾਣ ਲੱਗਾ ਸਗੋਂ ਸਿੱਖਾਂ ਅਤੇ ਹਿੰਦੂਆਂ ਦੇ ਪੂਜਨੀਕ ਧਾਰਮਿਕ ਅਸਥਾਨਾਂ ਨੂੰ ਮਾਸ ਤੇ ਹੱਡੀਆਂ ਸੁੱਟ 
ਕੇ ਅਪਵਿੱਤਰ ਕੀਤਾ ਜਾਣ ਲੱਗਾ। ਸਰੀ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖਾਂ ਤੋਂ ਇਹ ਸਹਿਣ ਨਹੀਂ ਹੋਇਆ। 
ਬੁੱਚੜਖਾਨਿਆਂ 'ਤੇ ਹਮਲਾ ਕਰ ਕੇ ਨਾਮਧਾਰੀਆਂ ਨੇ ਐਗ੍ੇਜ਼ਾਂ ਨਾਲ ਸਿੱਧੀ ਟੱਕਰ ਲਈ। 

ਗਊਆਂ ਨੂੰ ਬੱਚੜਖਾਨਿਆਂ ਵਿਚੋਂ ਛੁਡਾਉਣ ਦੇ ਜੁਰਮ ਵਿਚ, ਐਗ੍ਰੇਜ਼ ਹਕੂਮਤ ਵੱਲੋਂ ਸੈਨ 1871 ਨੂੰ 
ਅੰਮ੍ਰਿਤਸਰ ਵਿਖੇ ਚਾਰ, ਰਾਏਕੋਟ ਵਿਖੇ ਤਿੰਨ ਅਤੇ ਲੁਧਿਆਣਾ ਵਿਖੇ ਦੋ ਨਾਮਧਾਰੀ ਸਿੱਖਾਂ ਨੂੰ, ਸਿਰਫ਼ ਭਾਰਤੀ 
ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਕਰਨ ਲਈ, ਸ਼ਰੇਆਮ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਇਹਨਾਂ ਸਿੱਖਾਂ 
ਨੇ ਫਾਂਸੀ ਦੇ ਫੈਦੇ ਆਪ ਆਪਣੇ ਗਲਾਂ ਵਿਚ ਪਾਏ। 

ਮਲੇਰਕੋਟਲਾ ਵਿਖੇ 17-18 ਜਨਵਰੀ ਸੈਨ 1872 (6-7 ਮਾਘ ਸੈਮਤ 1928) ਨੂੰ ਇਸੇ ਦੋਸ਼ ਅਧੀਨ 
ਬਿਨਾਂ ਮੁਕੱਦਮਾ ਚਲਾਏ 66 ਨਾਮਧਾਰੀ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ। ਇਹ ਸਾਕਾ ਵਿਸ਼ਵ ਦੇ ਇਤਿਹਾਸ ਵਿਚ 
ਆਪਣੀ ਮਿਸਾਲ ਆਪ ਹੈ। 37 ਜਨਵਰੀ ਸੈਨ 1872 ਨੂੰ, ਮਲੇਰਕੋਟਲਾ ਦੇ ਰੱਕੜ ਵਿਚ ਸੱਤ ਤੋਪਾਂ ਸੱਤ ਵਾਰ 
ਚਲੀਆਂ ਅਤੇ 49 ਸਿੱਖ ਨੱਸ-ਨੱਸ ਕੇ ਆਪ ਤੋਪਾਂ ਅੱਗੇ ਆ ਕੇ, ਦੇਸ਼ ਦੀ ਅਜ਼ਾਦੀ ਲਈ ਆਪਣੇ ਸਰੀਰ ਦਾ 
ਤੂੰਬਾ-ਤੂੰਬਾ ਉੱਡਵਾ ਕੇ ਸ਼ਹੀਦ ਹੋ ਗਏ। 50ਵਾਂ ਸ਼ਹੀਦ ਹੋਇਆ ਸਿੱਖ ਇਕ 12 ਸਾਲ ਦਾ ਬਾਲਕ ਬਿਸ਼ਨ ਸਿੰਘ 
ਸੀ। ਇਸ ਨੂੰ ਤਲਵਾਰਾਂ ਨਾਲ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਕਿਉਂਕਿ ਇਸ ਨੇ ਗੁੱਸੇ ਵਿਚ ਅੰਗ੍ਰੇਜ਼ ਅਫ਼ਸਰ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 45 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


ਕਾਵਨ ਦੀ ਦਾੜ੍ਹੀ ਨੂੰ ਜਾ ਹੱਥ ਪਾਇਆ ਸੀ। ਬਾਕੀ ਦੇ 16 ਸਿੱਖਾਂ ਨੂੰ 18 ਜਨਵਰੀ 1872 ਨੂੰ ਤੋਪਾਂ ਨਾਲ 
ਸ਼ਹੀਦ ਕੀਤਾ ਗਿਆ। 

ਮਲੇਰਕੋਟਲਾ ਸਾਕੇ ਸਮੇਂ ਤੋਪਾਂ ਪਟਿਆਲਾ, ਨਾਭਾ ਤੇ ਜੀਂਦ ਦੇ ਰਾਜੇ ਮਹਾਰਾਜਿਆਂ ਨੇ ਭੇਜੀਆਂ ਸਨ। 
ਐਗ੍ਰੇਜ਼ਾਂ ਦੀ ਨੀਤੀ ਹੀ ਅਜਿਹੀ ਸੀ ਕਿ ਉਹ ਭਰਾਵਾਂ ਹੱਥੋਂ ਹੀ ਭਰਾਵਾਂ ਨੂੰ ਮਰਵਾ ਰਹੇ ਸਨ। ਜਦੋਂ ਦੇਸ਼ ਦੇ ਲੋਕਾਂ 
ਵਿਚ ਇਸ ਜ਼ੁਲਮ ਵਿਰੁੱਧ ਹਾਹਾਕਾਰ ਮਚੀ ਹੋਈ ਸੀ ਤਾਂ ਕਾਵਨ ਤੇ ਫੌਰਸਾਇਥ ਦੋ ਜ਼ਾਲਮ ਐਗ੍ਰੇਜ਼ ਅਫ਼ਸਰਾਂ ਦੇ 
ਹੱਕ ਵਿਚ ਰਾਜਿਆਂ, ਮਹਾਰਾਜਿਆਂ, ਜਗੀਰਦਾਰਾਂ ਅਤੇ ਰਈਸਾਂ ਆਦਿ ਨੇ ਇੰਗਲੈਂਡ ਚਿੱਠੀਆਂ ਲਿਖ ਕੇ 
ਐਗ੍ਰੇਜ਼ਾਂ ਦੀ ਹੀ ਹਿਮਾਇਤ ਕੀਤੀ ਸੀ। 

ਇਕ ਐਗ੍ਰੇਜ਼ ਜੋ ਭਾਰਤ ਵਿਚ ਉਸ ਵੇਲੇ ਸੈਰ ਕਰਨ ਆਇਆ ਹੋਇਆ ਸੀ, ਨੇ ਆਪਣੇ ਸਫਰਨਾਮੇ ਵਿਚ 
ਲਿਖਿਆ ਹੈ, “ਯੂਰਪ ਵਾਲੇ ਇਕ ਈਸਾ 'ਤੇ ਮਾਣ ਕਰਦੇ ਹਨ, ਮੈਂ ਅਨੇਕ ਈਸਾ ਨੱਸ ਨੱਸ ਕੇ ਤੋਪਾਂ ਸਾਹਮਣੇ 
ਆਉਂਦੇ ਤੇ ਮੌਤ ਨੂੰ ਗਲਵੱਕੜੀ ਪਾਉਂਦੇ ਵੇਖੇ ਹਨ।” 

ਸਰੀ ਸਤਿਗੁਰੂ ਰਾਮ ਸਿੰਘ ਜੀ ਦੀ ਬਖ਼ਸ਼ਿਸ਼ ਨਾਲ ਨਾਮਧਾਰੀ ਸ਼ਹੀਦ ਮੌਤ ਦੇ ਡਰ ਤੋਂ ਮੁਕਤ ਹੋ ਗਏ ਸਨ। 
ਉਹ ਹੱਸ-ਹੱਸ ਕੇ ਤੋਪਾਂ ਅੱਗੇ ਆਉਂਦੇ ਸਨ ਅਤੇ ਫਾਂਸੀ ਦੇ ਫੈਦੇ ਆਪ ਆਪਣੇ ਗਲਾਂ ਵਿਚ ਪਾਉਂਦੇ ਸਨ। 
ਐਗ੍ਰੇਜ਼ਾਂ ਨੇ, ਨਾਮਧਾਰੀ ਸਿੱਖਾਂ ਨੂੰ ਅਨੇਕ ਪ੍ਰਕਾਰ ਦੇ ਤਸੀਹੇ ਦੇ ਕੇ, ਸਮੁਦਰ 'ਚ ਡੋਬ ਕੇ, ਕਾਲੇ ਪਾਣੀ ਕੈਦ ਕਰਕੇ 
ਅਤੇ ਹੋਰ ਕਈ ਪ੍ਰਕਾਰ ਨਾਲ ਸ਼ਹੀਦ ਕੀਤਾ। 

ਮਲੇਰਕੋਟਲਾ ਸਾਕੇ ਦੇ ਫੌਰਨ ਮਗਰੋਂ 18 ਜਨਵਰੀ 1872 ਤੋਂ, ਸਰੀ ਸਤਿਗੁਰੂ ਜੀ ਨੂੰ, ਸੈਨ 1818 ਦੇ 
ਰੈਗੂਲੇਸ਼ਨ 111 ਐਕਟ ਤਹਿਤ ਉਨ੍ਹਾਂ ਦੇ ਨਿਜੀ ਸੇਵਕ ਭਾਈ ਨਾਨੂੰ ਸਿੰਘ ਅਤੇ ਪ੍ਰਮੁੱਖ ਸੂਬੇ ਸਾਹਿਬਾਨ ਸਮੇਤ 
ਅਲਾਹਾਬਾਦ ਕਿਲੇ ਵਿਚ ਨਜ਼ਰਬੰਦ ਰਖਿਆ ਗਿਆ। ਉਥੋਂ, 16 ਮਾਰਚ 1872 ਨੂੰ, ਸੀ ਸਤਿਗੁਰੂ ਜੀ ਨੂੰ ਉਨ੍ਹਾਂ 
ਦੇ ਨਿਜੀ ਸੇਵਕ ਸਮੇਤ, ਕਲਕਾੱਤੇ ਤੋਂ ਰੈਗੂਨ (ਬਰਮਾ) ਵਿਖੇ ਭੇਜ ਦਿੱਤਾ ਗਿਆ। ਉਥੇਂ ਵੀ ਕਰੀਬ ਸਾਢੇ 8 ਸਾਲ 
ਬਾਅਦ ਸ੍ਰੀ ਸਤਿਗੁਰੂ ਜੀ ਨੂੰ, ਦੇਸ਼ ਨਾਲੋਂ ਹੁਕਮਨਾਮਿਆਂ ਰਾਹੀਂ ਨਾਤਾ ਤੋੜਨ ਲਈ, ਮਰਗੋਈ ਟਾਪੂ (ਬਰਮਾ) 
ਵਿਖੇ ਭੇਜਿਆ ਗਿਆ। ਸੂਬਿਆਂ ਨੂੰ ਵੱਖੋ ਵੱਖ ਥਾਵਾਂ 'ਤੇ ਭੇਜ ਕੇ ਕੈਦ ਰਖਿਆ ਗਿਆ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਚਮਤਕਾਰੀ ਮਹਾਨ ਤੇ ਰੱਬੀ ਸ਼ਖ਼ਸੀਅਤ ਦਾ ਪ੍ਰਭਾਵ ਤੇ ਜਲੌ ਏਨਾ ਸੀ 
ਕਿ ਦੇਸ਼ ਦੀ ਐਗ੍ਰੇਜ਼ ਹਕੂਮਤ ਦੀਆਂ ਲਾਈਆਂ ਰੋਕਾਂ ਦੇ ਬਾਵਜੂਦ ਜੇਲ੍ਹ ਵਿਚੋਂ ਉਨ੍ਹਾਂ ਦੇ ਹੁਕਮਨਾਮੇ ਪੰਜਾਬ ਵਿਚ 
ਬਰਾਬਰ ਆਉਂਦੇ ਰਹੇ। ਅਤੀ ਸਖ਼ਤੀਆਂ ਹੋਣ ਦੇ ਬਾਵਜੂਦ ਕਈ ਸਿੱਖ ਬਰਮਾ ਪੁੱਜ, ਸ੍ਰੀ ਸਤਿਗੁਰੂ ਜੀ ਦੇ ਦਰਸ਼ਨ 
ਕਰ, ਉਨ੍ਹਾਂ ਵੱਲੋਂ ਭੇਜੇ ਗਏ ਹੁਕਮਨਾਮੇ ਭਾਰਤ ਲੈ ਕੇ ਆਉਂਦੇ ਰਹੇ। 

ਸ਼ਹੀਦ ਸਿੱਖਾਂ ਦੀਆਂ ਜ਼ਮੀਨ ਜਾਇਦਾਤਾਂ ਜਬਤ ਕਰ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਤੋਗ ਕੀਤਾ ਗਿਆ। ਉਨ੍ਹਾਂ 
ਦੇ ਘਰਾਂ ਵਿਚੋਂ ਸਾਰਾ ਸਮਾਨ ਇਥੋਂ ਤੀਕ ਕਿ ਗਰਮ ਤੇ ਠੰਡੇ ਦੁੱਧ ਦੇ ਭਾਂਡੇ ਤੱਕ ਐਗ੍ਰੇਜ਼ ਸਰਕਾਰ ਵੱਲੋਂ ਜਬਤ 
ਕਰ ਲਏ ਗਏ। ਉਹਨ੍ਹਾਂ ਦੇ ਘਰਾਂ ਵਿਚ ਕੁਝ ਨਹੀਂ ਛੱਡਿਆ। 

ਸਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਗਵਨ ਪਿਛੋਂ , ਸ੍ਰੀ ਭੈਣੀ ਸਾਹਿਬ ਦੀ ਡਿਉੜੀ ਅੱਗੇ ਪੁਲਿਸ ਚੌਕੀ 
ਬਿਠਾ ਦਿੱਤੀ ਗਈ, ਜਿਹੜੀ ਕਰੀਬ 50 ਸਾਲ (ਸੈਨ 1872 ਤੋਂ 1923 ਤੀਕ) ਰਹੀ। ਸ੍ਰੀ ਸਤਿਗੁਰੂ ਹਰੀ ਸਿੰਘ 
ਜੀ ਤੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇਂ ਜਿਵੇਂ ਐਗੇ੍‌ਜ਼ ਸਰਕਾਰ ਨੇ ਨਾਮਧਾਰੀ ਪੈਥ 'ਤੇ ਸਖ਼ਤੀਆਂ ਅਤੇ ਜ਼ੁਲਮ 
ਕੀਤੇ, ਇਹ ਇਕ ਰੌਂਗਟੇ ਖੜ੍ਹੇ ਕਰਨ ਵਾਲਾ ਗੌਰਵਮਈ ਇਤਿਹਾਸ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਚਲਾਈ 
ਨਾ-ਮਿਲਵਰਤਣ ਲਹਿਰ ਨੂੰ ਕਰੀਬ 50 ਸਾਲ ਬਾਅਦ ਕਾਂਗਰਸੀਆਂ ਨੇ ਅਪਣਾਇਆ ਅਤੇ ਦੇਸ਼ ਦੀ ਸੁਤੰਤਰਤਾ 
ਪ੍ਰਾਪਤੀ ਵੱਲ ਕਦਮ ਚੁੱਕੇ। ਦੇਸ਼ ਦੀਆਂ ਕਰੀਬ ਸਾਰੀਆਂ ਦੇਸ਼ ਭਗਤ ਪਾਰਟੀਆਂ ਨੇ ਨਾਮਧਾਰੀ ਐਦੋਲਨ ਤੋਂ 
ਪ੍੍‌ਰਨਾ ਲਈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਿੱਤੇ ਨਾ-ਮਿਲਵਰਤਣ ਦੇ ਸ਼ਕਤੀਸ਼ਾਲੀ ਹਥਿਆਰ ਨੂੰ ਵਰਤ ਕੇ 
ਬਾਅਦ ਵਿਚ ਅਫ਼ਰੀਕਾ ਦੇ ਕਈ ਦੇਸ਼ ਅਜ਼ਾਦ ਹੋਏ। 


'ਗੁਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 46 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


ਸ੍ਰੀ ਸਤਿਗੁਰੂ ਹਰੀ ਸਿੰਘ ਜੀ 


ਸਰੀ ਸਤਿਗੁਰੂ ਰਾਮ ਸਿੰਘ ਜੀ ਨੇ ਰੈਗੂਨ ਤੋਂ ਬਾਬਾ ਦਰਬਾਰਾ ਸਿੰਘ ਰਾਹੀਂ ਭੇਜੇ ਆਪਣੇ ਪਹਿਲੇ ਹੁਕਮਨਾਮੇ 
ਵਿਚ ਆਪਣੇ ਛੋਟੇ ਭਰਾ ਬੁੱਧ ਸਿੰਘ ਦਾ ਨਾਂ ਹਰੀ ਸਿੰਘ ਰੱਖ ਕੇ, ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੂੰ ਗੱਦੀ ਨਸ਼ੀਨ 
ਕਰ ਦਿੱਤਾ। ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਕਾਲ ਸੈਨ 1872 ਤੋਂ 1906 ਤਕ ਐਗ੍ਰੇਜ਼ ਸਰਕਾਰ ਨੇ ਕੂਕਿਆਂ 
ਵਿਰੁੱਧ ਕਰੜੇ ਦਮਨ ਚੱਕਰ ਦੀ ਨੀਤੀ ਚਲਾਈ ਰਖੀ। ਸਰੀ ਸਤਿਗੁਰੂ ਰਾਮ ਸਿੰਘ ਜੀ ਦੇ ਬਰਮਾ ਵਿਚ ਜਲਾਵਤਨ 
ਦੇ ਸਮੇਂ, ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੇ ਸ੍ਰੀ ਭੈਣੀ ਸਾਹਿਬ ਵਿਖੇ ਸਖ਼ਤ ਪਾਬੰਦੀ ਅਤੇ ਨਿਗਰਾਨੀ ਹੇਠ ਰਹਿ ਕੇ 
ਹਨ। ਸਰਕਾਰ ਨੇ ਸਮੂਹ ਨਾਮਧਾਰੀ ਸਿੱਖਾਂ ਵਿਰੱਧ ਦਮਨ ਚੱਕਰ ਦੀ ਨੀਤੀ ਚਲਾ ਦਿੱਤੀ। ਨਾਮਧਾਰੀ ਪੈਥ ਨੂੰ 
ਗੈਰ-ਕਾਨੂੰਨੀ ਕਰਾਰ ਦੇ ਕੇ ਇਨ੍ਹਾਂ ਦਾ ਮਿਲਣ-ਜੁਲਣ, ਪਾਠ-ਪੂਜਾ, ਕੀਰਤਨ ਤੇ ਮੇਲੇ ਕਰਨ 'ਤੇ ਪਾਬੰਦੀ ਲਗਾ 
ਦਿੱਤੀ। ਸ੍ਰੀ ਭੈਣੀ ਸਾਹਿਬ ਦੀ ਡਿਊੜੀ ਦੇ ਬਾਹਰ ਸੈਨ 1872 ਤੋਂ ਸ਼ੁਰੂ ਹੋ ਕੇ 23 ਮਈ 1923 ਤੱਕ ਕਰੀਬ 50 
ਸਾਲ ਪੁਲਿਸ ਦੀ ਚੌਕੀ ਬੈਠੀ ਰਹੀ। ਪਿੰਡਾਂ ਵਿਚ ਸਭ ਨਾਮਧਾਰੀਆਂ ਦੀ ਹਾਜ਼ਰੀ ਰੋਜ਼ਾਨਾ ਲਗਦੀ ਸੀ। ਮੁਹਤਬਿਰ 
ਕੂਕਿਆਂ ਦੀਆਂ ਜਾਇਦਾਦਾਂ ਜ਼ਬਤ ਕਰ ਲਈਆਂ ਗਈਆਂ। 

ਕਰੜੀ ਨਿਗਰਾਨੀ ਦੇ ਬਾਵਜੂਦ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀਆਂ 
ਚਲਾਈਆਂ ਸਮਾਜਿਕ, ਧਾਰਮਿਕ ਗਤੀਵਿਧੀਆਂ ਅਤੇ ਰਾਜਸੀ ਸਰਗਰਮੀਆਂ ਨੂੰ ਜਾਰੀ ਰੱਖਿਆ। ਆਪ ਨੇ ਗੁਪਤ 
ਰੂਪ ਵਿਚ ਉਸ ਵੇਲੇਂ ਦੀ ਰੂਸੀ ਸਰਕਾਰ ਨਾਲ ਚਿੱਠੀ ਪੱਤਰ ਦਾ ਸਿਲਸਿਲਾ ਤੋਰੀ ਰੱਖਿਆ। ਇਹ ਚਿੱਠੀ ਪੱਤਰ 
ਰੂਸ, ਭਾਰਤ ਤੇ ਬਰਮਾ ਹੋ ਕੇ, ਸਰੀ ਸਤਿਗੁਰੂ ਰਾਮ ਸਿੰਘ ਜੀ ਤੇ ਰੂਸ ਸਰਕਾਰ ਦਰਮਿਆਨ ਚਲਦਾ ਰਿਹਾ। ਇਨ੍ਹਾਂ 
ਪੱਤਰਾਂ ਵਿਚ ਬਿ੍‌ਟਿਸ਼ ਸਾਮਰਾਜ ਵਿਰੁੱਧ ਪੰਜਾਬ ਵਿਚ ਬਗਾਵਤ ਤੇ ਰੂਸ ਵੱਲੋਂ ਇਸ ਦੀ ਸਹਾਇਤਾ ਬਾਰੇ ਵਿਚਾਰ 
ਵਟਾਂਦਰੇ ਹੁੰਦੇ ਰਹੇ। 

ਅਣਸੁਖਾਵੇਂ ਹਾਲਾਤਾਂ ਵਿਚ ਵੀ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੇ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੁਆਰਾ 
ਚਲਾਏ ਗਏ ਸਦਾ ਬਰਤ ਲੰਗਰ ਨੂੰ ਚਾਲੂ ਰੱਖਿਆ। ਡੇਰੇ ਦਾ ਮਾਲ-ਡੰਗਰ ਵੇਚ ਕੇ ਵੀ, ਲੰਗਰ ਲਈ ਪੈਸੇ ਦਾ 
ਪ੍ਰਬੰਧ ਕੀਤਾ। ਸੈਨ 1899 (ਸੈਮਤ 1956) ਵਿਚ ਜਦੋਂ ਦੇਸ਼ ਵਿਚ ਕਾਲ ਪੈ ਗਿਆ, ਬਾਗੜ ਦੇ ਹਜ਼ਾਰਾਂ ਸਰੀਰਾਂ 
ਨੇ ਕਰੀਬ 6 ਮਹੀਨੇ ਇਸੇ ਸਦਾ ਬਰਤ ਲੰਗਰ ਵਿਚੋਂ ਉਦਰ ਪੂਰਤੀ ਕੀਤੀ। ਐਗ੍ਰੇਜ਼ ਸਰਕਾਰ ਨੇ ਇਸ ਸਦਾ ਵਰਤ 
ਲੰਗਰ ਦੇ ਨਾਂ 100 ਮੁਰੱਥੇ ਜ਼ਮੀਨ ਲਗਾਉਣੀ ਚਾਹੀ ਪਰ ਸ੍ਰੀ ਸਤਿਗੁਰੂ ਜੀ ਨੇ ਸਰਕਾਰ ਦੀ ਪੇਸ਼ਕਸ਼ ਠੁਕਰਾਉਂਦੇ 
ਹੋਏ ਇਹ ਕਹਿ ਕੇ ਕਿ, 'ਸਾਰਾ ਦੇਸ਼ ਹੀ ਸਾਡਾ ਹੈ', ਅਜ਼ਾਦੀ ਦੇ ਚੁੱਕੇ ਝੰਡੇ ਨੂੰ ਹੋਰ ਉਚੇਰਾ ਕਰ ਦਿੱਤਾ। 

ਸ੍ਰੀ ਸਤਿਗੁਰੂ ਹਰੀ ਸਿੰਘ ਜੀ ਨੇ ਨਾਮ-ਬਾਣੀ ਜਪਣ ਜਪਾਉਣ ਤੇ ਗੁਰਬਾਣੀ ਦੇ ਪਾਠ ਕਰਨ ਦਾ ਸਿਲਸਿਲਾ 
ਵੀ ਜਾਰੀ ਰੱਖਿਆ। ਹਜ਼ੂਰ ਨੇ ਆਦਿ ਸ੍ਰੀ ਗ੍ਰੰਥ ਸਾਹਿਬ ਦੇ ਪੰਜ ਅਖੰਡ ਪਾਠ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ /' 47 


੦੦0੦1 €16॥ਘਹੂ ।੧੦॥੧੦॥1€161੦॥0&340੦11.੮੦॥॥ 


ਦਰਸ਼ਨਾਂ ਨਮਿਤ, ਮਰਿਯਾਦਾ ਅਨੁਸਾਰ ਕਰਵਾਏ। ਉਸ ਵੇਲੇ ਅਖੋਡ ਪਾਠ ਕਰਨਾ ਜੁਰਮ ਸੀ, ਪਰ ਸਿੱਖ ਸਰੀ 
ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਨਮਿਤ ਗੁਪਤ ਰੂਪ ਵਿਚ ਅਖੋਡ ਪਾਠ ਕਰਦੇ ਹੀ ਰਹਿੰਦੇ ਸਨ। ਸਿੱਟੇ ਵਜੋਂ 
ਉਨ੍ਹਾਂ ਨੂੰ ਸਜ਼ਾਵਾ ਭੁਗਤਣੀਆਂ ਪੈਂਦੀਆਂ ਸਨ। ਜਦੋਂ ਐਗ੍ਰੇਜ਼ ਸਰਕਾਰ ਦੀ ਸਖ਼ਤੀ ਕੁਝ ਘਟਣ ਲੱਗੀ ਤਾਂ ਸਰੀ 
ਸਤਿਗੁਰੂ ਹਰੀ ਸਿੰਘ ਜੀ ਨੇ ਪੋਜਾਬ ਦੇ ਦੌਰੇ ਅਰੇਭੇ। ਸੈਗਤਾਂ ਨੂੰ ਧਰਵਾਸ ਮਿਲਣ ਲੱਗਾ। ਟੁੱਟੇ ਸਿੱਖ ਫਿਰ ਗੁਰੂ 
ਚਰਨਾਂ ਨਾਲ ਜੁੜੇ। ਇੰਜ ਸ੍ਰੀ ਸਤਿਗੁਰੂ ਜੀ ਨੇ ਸਿੱਖੀ ਹਰੀ ਰੱਖੀ। 

ਸੀ ਸਤਿਗੁਰੂ ਹਰੀ ਸਿੰਘ ਜੀ 87 ਵਰ੍ਹਿਆਂ ਦੀ ਉਮਰ ਵਿਚ 17 ਮਈ 1906 (16 ਜੇਠ ਸੰਮਤ 1963 
ਬਿਕਰਮੀ) ਨੂੰ , ਸ੍ਰੀ ਭੈਣੀ ਸਾਹਿਬ ਵਿਖੇ ਦੇਹ ਦਾ ਓਹਲਾ ਕਰ ਗਏ ਤੇ ਉਸੇ ਦਿਨ ਤੋਂ ਆਪ ਜੀ ਦੀ ਰਜ਼ਾ ਅਨੁਸਾਰ, 
ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਗੱਦੀ ਨਸ਼ੀਨ ਹੋ ਗਏ। 


'ਗੁਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 48 


੦੦0੦੧ €16ਘਹੂ 0੦॥੧੦॥1€1610॥0&340੦11.੮੦॥॥ 


ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ 


ਨਾਮਧਾਰੀ ਪੈਥ 'ਤੇ ਜ਼ੁਲਮਾਂ ਦੀ ਹਨੇਰੀ ਅਤੇ ਪਾਬੇਦੀਆਂ ਦੀ ਹੋੜ ਲਗੀ ਰਹਿਣ ਦੇ ਬਾਵਜੂਦ, ਸ੍ਰੀ ਸਤਿਗੁਰੁ 
ਪ੍ਰਤਾਪ ਸਿੰਘ ਜੀ ਨੇ ਆਪਣੇ ਸਮੇਂ ਵਿਚ, ਐਗ੍ਰੇਜ਼ ਹਕੂਮਤ ਦੇ ਵਿਰੁੱਧ ਸੈਘਰਸ਼ ਦੀ ਲਹਿਰ ਨੂੰ ਜਾਰੀ ਰੱਖਿਆ। 
ਆਪ ਨੇ ਸਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਸੂਲਾਂ 'ਤੇ ਚਲ ਰਹੀ ਕਾਂਗਰਸ ਪਾਰਟੀ ਦੇ ਔਦੋਲਨ ਨੂੰ ਪੂਰਾ ਸਹਿਯੋਗ 
ਦੇਣ ਦੇ ਨਾਲ ਨਾਲ ਦੇਸ਼ ਦੀ ਅਜ਼ਾਦੀ ਲਈ ਸੈਘਰਸ਼ ਕਰ ਰਹੀਆਂ ਸਮੂਹ ਜਥੇਬੰਦੀਆਂ ਨੂੰ ਹਰ ਤਰ੍ਹਾਂ ਨਾਲ 
ਸਹਿਯੋਗ ਦਿੱਤਾ। 

ਸੀ ਸਤਿਗੁਰੂ ਪ੍ਤਾਪ ਸਿੰਘ ਜੀ ਨੇ ਨਾਮਧਾਰੀ ਦਰਬਾਰ ਦੀ ਸਥਾਪਨਾ ਕੀਤੀ ਤਾਂ ਜੋ ਧਾਰਮਿਕ, ਸਮਾਜਿਕ 
ਤੇ ਦੇਸ਼ ਭਗਤੀ ਦੇ ਪ੍ਰੋਗਰਾਮਾਂ 'ਚ ਸੋਚ ਸਮਝ ਤੇ ਸੂਝ ਬੂਝ ਨਾਲ ਹਿੱਸਾ ਪਾਇਆ ਜਾਵੇ। ਸੈਨ 1921 (ਸੈਮਤ 
1978) ਨੂੰ ਆਪ ਨੇ ਮਲੇਰਕੋਟਲਾ ਦੇ ਸ਼ਹੀਦਾਂ ਦੀ ਯਾਦ 'ਚ ਪਿੰਡ ਸਿਆੜ ਜ਼ਿਲ੍ਹਾ ਲੁਧਿਆਣਾ ਵਿਖੇ ਇਕ ਵੱਡਾ 
ਮੇਲਾ ਕੀਤਾ, ਜਿਸ ਵਿਚ ਉੱਘੇ ਦੇਸ਼ ਭਗਤ ਲੀਡਰਾਂ ਨੇ ਐਗ੍ਰੇਜ਼ ਸਰਕਾਰ ਵਿਰੁੱਧ ਤਕਰੀਰਾਂ ਕੀਤੀਆਂ। 

ਸੈਨ 1825 ਵਿਚ ਕਾਂਗਰਸ ਨੇ ਐਗ੍ਰੇਜ਼ਾਂ ਵਿਰੁੱਧ ਮੋਰਚਾ ਲਾਇਆ। ਇਸ ਮੋਰਚੇ ਦਾ ਕੇਂਦਰ ਬ੍ਰ੍‌ਡਲਾ ਹਾਲ 
ਲਾਹੌਰ ਸੀ। ਨਾਮਧਾਰੀਆਂ ਨੇ ਇਸ ਮੋਰਚੇ ਵਿਚ ਹਿੱਸਾ ਹੀ ਨਹੀਂ ਪਾਇਆ ਸਗੋਂ ਅਗਵਾਈ ਵੀ ਕੀਤੀ ਤੇ 
ਗਿ੍‌ਫ਼ਤਾਰੀਆਂ ਦਿੱਤੀਆਂ। 

31 ਦਸੈਬਰ 1929 ਨੂੰ ਕਾਂਗਰਸ ਨੇ ਆਪਣਾ ਸਾਲਾਨਾ ਸਮਾਗਮ ਲਾਹੌਰ ਵਿਖੇ ਰੱਖਿਆ। ਇਕ ਜਨਵਰੀ 
ਨੂੰ ਪੂਰਨ ਸਵਰਾਜ ਦਾ ਮਤਾ ਪਾਸ ਹੋਣਾ ਸੀ। ਬਾਬਾ ਖੜਕ ਸਿੰਘ ਦੀ ਅਗਵਾਈ ਹੇਠ, ਆਮ ਸਿੱਖਾਂ ਨੇ ਇਸ ਦਾ 
ਵਿਰੋਧ ਕੀਤਾ ਪਰ ਸ੍ਰੀ ਸਤਿਗੁਰੂ ਪ੍ਰਤਾਪ ਸਿਘ ਜੀ ਨੇ 100 ਘੋੜਾ ਏਸ ਜਲੂਸ 'ਚ ਭੇਜ ਕੇ ਜਲੂਸ ਦੀ ਸ਼ਾਨ ਨੂੰ 
ਵਧਾਇਆ। ਬਾਹਰੋਂ ਆਏ ਲੱਖਾਂ ਲੋਕਾਂ ਦੇ ਲੰਗਰ ਦਾ ਪ੍ਰਬੋਧ ਤੇ ਖਰਚਾ ਵੀ ਸ੍ਰੀ ਸਤਿਗੁਰੂ ਜੀ ਨੇ ਆਪਣੇ ਕੋਲੋਂ 
ਕੀਤਾ। 

ਸੋਨ 1939 ਵਿਚ 'ਸਟੇਟ ਪੀਪਲਜ਼ ਕਾਨਫਰੈਸ” ਲੁਧਿਆਣਾ ਵਿਖੇ ਹੋਈ। ਲੁਧਿਆਣੇ ਜਿਹੜਾ ਜਲੂਸ ਇਸ 
ਮੌਕੇ ਕੱਢਿਆ ਗਿਆ, ਉਸ ਵਿਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਘੋੜਿਆ 'ਤੇ ਆਪ ਪੈ. ਜਵਾਹਰ ਲਾਲ ਨਹਿਰੂ 
ਨਾਲ ਸ਼ਾਮਲ ਹੋਏ। ਸ੍ਰੀ ਸਤਿਗੁਰੂ ਜੀ ਦੀ ਰਹਿਨੁਮਾਈ ਹੇਠ ਤਕਰੀਬਨ ਹਰ ਦੇਸ਼ ਭਗਤੀ ਦੀ ਲਹਿਰ ਵਿਚ 
ਨਾਮਧਾਰੀਆਂ ਨੇ ਵਧ ਚੜ ਕੇ ਹਿੱਸਾ ਲਿਆ। 

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸਭ ਸਿੱਖ ਸੋਪਰਦਾਵਾਂ ਨੂੰ ਅਤੇ ਹਿੰਦੂ-ਸਿੱਖਾਂ ਨੂੰ ਇਕ ਮੈਚ 'ਤੇ ਇਕੱਠਾ 
ਕਰਨ ਲਈ ਸੈਨ 1934 ਵਿਚ “ਨਾਨਕ ਨਾਮ ਲੇਵਾ ਗੁਰੂ ਨਾਨਕ ਸਰਥ ਸੈਪਰਦਾਇ ਕਾਨਵਰੈਸ' ਅਤੇ ਸੈਨ 1943 
ਵਿਚ 'ਹਿੰਦੂ-ਸਿੱਖ ਮਿਲਾਪ ਕਾਨਵਰੋਸ' ਸ੍ਰੀ ਭੈਣੀ ਸਾਹਿਬ ਵਿਖੇ ਬੁਲਾਈ। 

ਸ੍ਰੀ ਭੈਣੀ ਸਾਹਿਬ ਵਿਖੇ ਬੱਬਰ ਅਕਾਲੀ ਲਹਿਰ ਦੇ ਆਗੂ ਸ. ਰਤਨ ਸਿੰਘ ਬੱਬਰ ਤੇ ਸਾਥੀ, ਅਤੇ ਹੋਰ ਦੇਸ਼ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 49 


੦੦0੦1 €16॥ਘਹੂ ।0੦੧੦॥1€1610॥0&30011.੮੦॥॥ 


ਭਗਤ ਪਾਰਟੀਆਂ ਦੇ ਸਰਗਰਮ ਕਾਰਕੁੰਨ ਆ ਕੇ ਪਨਾਹ ਲੈਂਦੇ ਰਹੇ। ਹਿੰਦੁਸਤਾਨ ਗਦਰ ਪਾਰਟੀ ਦੇ ਬਾਨੀ, ਬਾਬਾ 
ਸੋਹਨ ਸਿੰਘ ਭਕਨਾ ਆਪਣੇ ਆਰੋਭਕ ਜੀਵਨ ਤੋਂ ਨਾਮਧਾਰੀ ਹੀ ਸਨ। ਇਸ ਪਾਰਟੀ ਦੇ ਕਈ ਮੈਂਬਰ ਨਾਮਧਾਰੀ 
ਪਰਿਵਾਰਾਂ ਵਿਚੋਂ ਸਨ। ਪਿੰਡ ਰਾਈਆਂ ਦੇ ਨਾਮਧਾਰੀ ਸਿੱਖ ਸ. ਹਜ਼ਾਰਾ ਸਿੰਘ ਗਦਰ ਪਾਰਟੀ ਦੇ ਮੈਂਬਰ ਸਨ, ਜਿਨ੍ਹਾਂ 
ਨੂੰ ਐਗ੍ਰੇਜ਼ ਸਰਕਾਰ ਨੇ ਫਾਂਸੀ ਦੇ ਕੇ ਸ਼ਹੀਦ ਕੀਤਾ ਸੀ। 

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀਆਂ ਸਾਰੀਆਂ ਦੇਸ਼ ਭਗਤ ਪਾਰਟੀਆਂ ਨਾਲ ਵਿਹਾਰਕ ਸਾਂਝ ਸੀ ਅਤੇ 
ਆਪ ਦੇਸ਼ ਦੀ ਅਖੰਡਤਾ ਅਤੇ ਸਭ ਫਿਰਕਿਆਂ ਦੇ ਆਪੇ ਵਿਚ ਮੇਲ ਅਤੇ ਏਕਤਾ ਦੇ ਹਾਮੀ ਸਨ। 

ਸਰੀ ਸਤਿਗੁਰੂ ਜੀ ਨੇ ਨਾਮ ਬਾਣੀ ਦਾ ਪਰਵਾਹ ਚਲਾਉਣ ਹਿਤ ਸੈਨ 1933 (ਸੈਮਤ 1990) ਵਿਚ ਸ੍ਰੀ ਭੈਣੀ 
ਸਾਹਿਬ ਅਤੇ ਸੈਨ 1947 (ਸੈਮਤ 2004) ਵਿਚ ਸੀ ਜੀਵਨ ਨਗਰ ਵਿਖੇ ਭਜਨ ਦੀ ਨਿਰੈਤਰ ਵਰਨੀ ਸ਼ੁਰੂ ਕੀਤੀ। 
ਸ੍ਰੀ ਭੈਣੀ ਸਾਹਿਬ ਵਿਖੇ ਚੰਡੀ ਦੀ ਵਾਰ ਦੇ ਦੋ ਪਾਠਾਂ ਦੇ ਹਵਨ ਯੱਗ ਕਰਵਾਏ। ਆਦਿ ਸ੍ਰੀ ਗ੍ਰੰਥ ਸਾਹਿਬ ਦੇ ਅਨੋਕ 
ਸਾਧਾਰਨ ਪਾਠ ਤੇ ਅਖੋਡ ਪਾਠ ਕਰਵਾਏ। ਹਵਨ ਤੇ ਵਰਨੀਆਂ ਕਰਵਾਈਆਂ। ਲੋਕਾਂ ਨੂੰ ਸਤਿਮਾਰਗ ਦਾ ਰਾਹ 
ਵਿਖਾਉਣ ਲਈ ਸੀ ਸਤਿਗੁਰੂ ਜੀ ਨੇ ਦੇਸ਼ ਵਿਦੇਸ਼ਾਂ ਦੇ ਦੌਰੇ ਕੀਤੇ। 

ਸ੍ਰੀ ਸਤਿਗੁਰੂ ਜੀ ਨੇ ਲੋਕ ਭਲਾਈ ਲਈ ਬਹੁਤ ਪਰਉਪਕਾਰ ਭਰਿਆ ਮਹੱਤਵਪੂਰਨ ਕਾਰਜ ਉਦੋਂ ਕੀਤਾ 
ਜਦੋਂ 15 ਅਗਸਤ ਸੈਨ 1947 ਵਿਚ ਭਾਰਤ ਅਜ਼ਾਦ ਹੋਇਆ ਤੇ ਦੇਸ਼ ਦੀ ਵੰਡ ਹੋਈ। ਆਪ ਜੀ ਨੇ ਪੱਛਮੀ 
ਪੰਜਾਬ (ਹੁਣ ਪਾਕਿਸਤਾਨ) ਵਿਚ ਵਸਦੇ ਹਿੰਦੂ ਤੇ ਸਿੱਖਾਂ ਨੂੰ ਪਹਿਲੋਂ ਤੋਂ ਹੀ ਸੁਚੇਤ ਕਰ ਦਿੱਤਾ ਸੀ ਕਿ ਉਧਰੋਂ 
ਨਿਕਲ ਆਉਣ। ਆਪਨੇ ਪਿੰਡ ਪਿੰਡ ਜਾ ਕੇ ਹੋਕਾ ਦਿੱਤਾ ਕਿ ਰਾਵੀ ਟੱਪ ਜਾਵੋ, ਨਹੀਂ ਤਾਂ ਦੁਖੀ ਹੋਵੋਗੇ। ਇਹੀ 
ਨਹੀਂ ਸ੍ਰੀ ਸਤਿਗੁਰੂ ਜੀ ਨੇ ਸਰਸੇ ਦੇ ਲਾਗੇ ਦੇ ਕੁਝ ਪਿੰਡਾਂ ਦੀ ਬੇਅਬਾਦ ਕਰੀਬ 497 ਮੁਰੱਥੇ ਜ਼ਮੀਨ ਖਰੀਦ ਕੇ, 
ਇਸ ਸ੍ਰੀ ਜੀਵਨ ਨਗਰ ਦੇ ਇਲਾਕੇ ਦੇ ਪਿੰਡਾਂ ਵਿਚ, ਪਾਕਿਸਤਾਨ ਤੋਂ ਉਜੜ ਕੇ ਆਏ ਸਿੱਖਾਂ ਨੂੰ ਅਬਾਦ ਕੀਤਾ। 
ਸ਼ਰਨ ਆਇਆਂ ਦੀ ਸਹਾਇਤਾ ਕੀਤੀ। ਬੇਘਰ ਹੋਏ ਪਰਿਵਾਰਾਂ ਨੂੰ ਆਸਰਾ ਦਿੱਤਾ। 

ਸਮਾਜ ਸੁਧਾਰ ਦੇ ਖੇਤਰ ਵਿਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਫ਼ਰਮਾਨ ਕੀਤਾ ਕਿ ਮੈਗਣੀ, ਮਿਲਣੀ, 
'ਵਿਆਹ, ਮੁਕਲਾਵੇ ਦੀਆਂ ਫਜੂਲ ਰਸਮਾਂ ਤਿਆਗ ਦਿੱਤੀਆਂ ਜਾਣ। ਵਿਆਹ ਘਰਾਂ ਵਿਚ ਨਾ ਕਰਕੇ ਮੇਲਿਆਂ 
ਵਿਚ ਕੀਤੇ ਜਾਣ। ਦਾਜ ਦਹੇਜ ਬਿਲਕੁਲ ਲਿਆ ਦਿੱਤਾ ਨਾ ਜਾਵੇ। ਆਨੰਦ-ਕਾਰਜਾਂ ਪਿਛੋ' ਕੁੜੀ ਘੱਟੋ-ਘੱਟ 
ਪੰਦਰਾਂ ਦਿਨ ਸਹੁਰੇ ਘਰ ਰਹੇ ਤਾਂ ਜੋ ਕੋਈ ਫਜ਼ੂਲ ਅਡੰਬਰ ਨ ਰਚਿਆ ਜਾ ਸਕੇ। 

ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਪੁਰਾਤਨ ਭਾਰਤੀ ਸਭਿਅਤਾ ਤੇ ਸੈਸਕਿ੍‌ਤੀ ਦੇ ਪ੍ਰਸ਼ਸਕ ਸਨ। ਆਪ ਚਾਹੁੰਦੇ 
ਸਨ ਕਿ ਹਰ ਇਸਤਰੀ ਪੁਰਸ਼ ਨੂੰ ਉੱਚੇ ਆਚਰਨ ਦਾ ਮਾਲਕ ਹੋਣਾ ਚਾਹੀਦਾ ਹੈ ਤਾਂ ਹੀ ਭਾਰਤ ਅਮਲੀ ਰੂਪ ਵਿਚ 
ਤਰੱਕੀ ਕਰ ਸਕਦਾ ਹੈ। ਆਪ ਆਪਣੇ ਸਿੱਖਾਂ ਨੂੰ ਸਾਦਾ ਪਹਿਰਾਵਾ ਰੱਖਣ ਦੀ ਪ੍੍‌ਰਨਾ ਦਿੰਦੇ ਸਨ। ਆਪ ਨੇ ਨਾਮ 
ਜਪਣ, ਧਰਮ ਦੀ ਕਿਰਤ ਕਰਨ, ਵੰਡ ਛਕਣ ਅਤੇ ਆਚਾਰ, ਵਿਚਾਰ ਤੇ ਵਿਹਾਰ ਸ਼ੱਧ ਰੱਖਣ ਦਾ ਉਪਦੇਸ਼ 
ਦਿੱਤਾ। 

ਸਰੀ ਸਤਿਗੁਰੂ ਜੀ ਗਊ ਪਾਲਕ ਤੇ ਗਊ ਰੱਖਿਅਕ ਸਨ। ਆਪ ਜੀ ਦੀ ਹਾਰਦਿਕ ਇੱਛਾ ਸੀ ਕਿ ਰਿਸ਼ੀਆਂ 
ਮੁਨੀਆਂ ਦੇ ਇਸ ਦੇਸ਼ ਵਿਚ ਗਊ-ਬਧ ਪੂਰਨ ਤੌਰ 'ਤੇ ਵਰਜਿਤ ਹੋਵੇ। ਇਸ ਲਈ ਆਪ ਉਪਰਾਲੇ ਕਰਦੇ ਹੀ 
ਰਹਿੰਦੇ। 
ਸ੍ਰੀ ਸਤਿਗੁਰੂ ਜੀ ਨੇ, ਪੰਜਾਬੀ ਭਾਸ਼ਾ ਦੇ ਵਿਕਾਸ ਲਈ 17-18 ਅਕਤੂਬਰ ਸੈਨ 1942 ਨੂੰ ਸ੍ਰੀ ਭੈਣੀ 

ਸਾਹਿਬ ਵਿਖੇ ਇਕ ਪੰਜਾਬੀ ਕਾਨਫਰੈਸ ਬੁਲਾਈ। ਇਸ ਵਿਚ ਉੱਘੇ ਸਾਹਿਤਕਾਰਾਂ ਅਤੇ ਪੰਜਾਬੀ ਪ੍ਰੇਮੀਆਂ ਨੇ 


“ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 50 


੦੦0੦1 €16॥ਘਹੂ ।0੦॥੧੦॥1€1610॥0&30੦11.੮੦॥॥ 


ਸ਼ਾਮਲ ਹੋ ਕੇ, ਪੈਜਾਬੀ ਭਾਸ਼ਾ ਦੀ ਉਨੱਤੀ ਲਈ ਅਨੇਕ ਵਿਉੱਤਾਂ ਤਿਆਰ ਕੀਤੀਆਂ। 
ਮਹਾਨ ਸੰਗੀਤ ਪ੍ਰੇਮੀ ਸਰੀ ਸਤਿਗੁਰੂ ਪ੍ਤਾਪ ਸਿੰਘ ਜੀ ਨੇ ਆਪਣੇ ਸਮੇਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ 

ਦੀ ਚਲਾਈ ਸੰਗੀਤ ਪ੍ਰਥਾ ਨੂੰ ਸਿਖਰਾਂ ਛੋਹਣ ਦਾ ਬਲ ਬਖ਼ਸ਼ਿਆ। ਸ੍ਰੀ ਭੈਣੀ ਸਾਹਿਬ ਵਿਖੇ- ਸ੍ਰੀ ਸਤਿਗੁਰੂ ਜੀ 
ਦੁਆਰਾ ਖੋਲ੍ਹੇ ਗਏ ਨਾਮਧਾਰੀ ਵਿਦਿਆਲੇ ਵਿਚ ਵਿੱਦਿਆ ਪੜ੍ਹਾਉਣ ਦੇ ਨਾਲ ਨਾਲ ਸ਼ੁੱਧ ਗੁਰਬਾਣੀ ਪੜ੍ਹਨੀ 
ਅਤੇ ਸਹੀ ਰਾਗਾਂ ਵਿਚ ਸ਼ਬਦ ਗਾਇਨ ਕਰਨਾ ਸਿਖਾਇਆ ਜਾਂਦਾ ਸੀ। ਸੈਨ 1933 ਵਿਚ ਸ੍ਰੀ ਸਤਿਗੁਰੂ ਜੀ ਨੇ 
ਸ੍ਰੀ ਭੈਣੀ ਸਾਹਿਬ ਵਿਖੇ ਸੰਗੀਤ ਸੰਮੇਲਨ ਕਰਵਾਇਆ। 

ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ 21 ਅਗਸਤ ਸੈਨ 1959 (5 ਭਾਦੋਂ ਸੈਮਤ 2016) ਨੂੰ ਦੇਹ ਦਾ ਓਹਲਾ 
ਕਰ ਗਏ। ਉਸ ਵੇਲੇ ਤੋਂ ਸੀ ਸਤਿਗੁਰੂ ਜਗਜੀਤ ਸਿੰਘ ਜੀ ਗੁਰ-ਗਾੱਦੀ ਤੇ ਬਿਰਾਜਮਾਨ ਹੋ ਗਏ। ਦਸਤਾਰ ਬੰਦੀ 
ਦੀ ਵਿਸ਼ੇਸ਼ ਰਸਮ 10 ਸਤੌਬਰ ਸੈਨ 1959 (25 ਭਾਦੋਂ 2036) ਨੂੰ ਕੀਤੀ ਗਈ। 


ਗੂਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੰਗਰਾਮੀ-ਨਾਮਧਾਰੀ ਬ਼ਰੀਦ / 51 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ 


ਸਰੀ ਸਤਿਗੁਰੂ ਪ੍ਤਾਪ ਸਿੰਘ ਜੀ ਦੇ ਵੱਡੇ ਸਾਹਿਬਜ਼ਾਦੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਜੋ ਉਸ ਵੇਲੇ 'ਵੱਡੇ 
ਬਾਬਾ ਜੀ” ਕਰ ਕੇ ਸਤਿਕਾਰੇ ਜਾਂਦੇ ਸਨ, ਨੇ ਪਿਤਾ ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਰਹਿਨੁਮਾਈ ਹੇਠ ਦੇਸ਼ 
ਦੀ ਆਜ਼ਾਦੀ ਲਈ ਰਾਜਸੀ ਸਰਗਰਮੀਆਂ ਵਿਚ ਵਧ ਚੜ ਕੇ ਹਿੱਸਾ ਲਿਆ। 

ਸਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ ਹੀ ਸ੍ਰੀ ਭੈਣੀ ਸਾਹਿਬ ਵਿਖੇ ਬੰਦੀ ਗ੍ਰਹਿ ਵਾਲੇ ਹਾਲਾਤਾਂ ਵਿਚ 
ਹੋਇਆ ਸੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਐਗ੍ਰੇਜ਼ ਸਰਕਾਰ ਰਾਹੀਂ ਜਲਾਵਤਨ ਕਰਨ ਮਗਰੋਂ ਸੈਨ 1872 ਤੋਂ 
ਹੀ ਸ੍ਰੀ ਭੈਣੀ ਸਾਹਿਬ ਵਿਖੇ ਪੁਲਿਸ ਚੌਕੀ ਬੈਠੀ ਹੋਈ ਸੀ, ਜਿਹੜੀ ਮਈ 1923 ਨੂੰ ਨਾਮਧਾਰੀ ਸਮਾਜ ਵੱਲੋਂ 
ਕਾਫੀ ਸੈਘਰਸ਼ ਕਰਨ ਉਪਰੈਤ ਹਟਾਈ ਗਈ। ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਪ੍ਰਕਾਸ਼ 22 ਨਵੈਬਰ ਸੈਨ 
1920 ਨੂੰ ਹੋਇਆ ਸੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦਾ ਪ੍ਰਕਾਸ਼ ਵੀ 9 ਮਾਰਚ ਸੈਨ 1890 ਨੂੰ ਸ੍ਰੀ ਭੈਣੀ 
ਸਾਹਿਬ ਵਿਖੇ ਬੈਦੀ ਗ੍ਰਹਿ ਵਾਲੇ ਹਾਲਾਤਾਂ ਵਿਚ ਹੀ ਹੋਇਆ ਸੀ। 

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਦੇਸ਼ ਦੇ ਸੁਤੰਤਰਤਾ ਸੈਗਰਾਮ ਵਿਚ ਆਪਣਾ ਯੋਗਦਾਨ ਪਾਉਣ ਦੇ 
ਨਾਲ-ਨਾਲ ਦੇਸ਼ ਦੀ ਵੰਡ ਸਮੇਂ ਲੋਕਾਂ ਨੂੰ ਦੇਗਿਆਂ ਵਿਚੋਂ ਸੁਰੱਖਿਅਤ ਕੱਢਣ ਅਤੇ ਉੱਜੜ ਕੇ ਆਇਆਂ ਨੂੰ ਮੁੜ 
ਵਸਾਉਣ ਲਈ ਉਚੇਚੇ ਯਤਨ ਕੀਤੇ। 

ਵਰਤਮਾਨ ਸਮੇਂ ਵਿਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇਸ਼ ਦੀ ਏਕਤਾ ਤੇ ਅਖੋਡਤਾ ਨੂੰ ਬਣਾਈ ਰੱਖਣ 
ਲਈ ਦ੍੍‌੍‌ੜ ਸੈਕਲਪ ਰੱਖਦੇ ਹਨ। 

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਇਕ ਨਿਵੇਕਲੀ ਅਤੇ ਵਿਸ਼ੇਸ਼ ਸ਼ਖ਼ਸੀਅਤ ਹਨ। ਆਪ ਜੀ ਦੀਆਂ 
ਸਰਗਰਮੀਆਂ ਦਾ ਖ਼ੇਤਰ ਬਿਆਨ ਦੇ ਘੇਰੇ ਤੋਂ ਸੁਤੌਤਰ ਹੈ। ਨਾਮ ਜਪਣ ਜਪਾਉਣ ਅਤੇ ਦੇਸ਼ ਵਿਦੇਸ਼ਾਂ ਵਿਚ ਧਰਮ 
ਦਾ ਪ੍ਰਚਾਰ ਕਰਨ ਤੋਂ ਇਲਾਵਾ ਸ੍ਰੀ ਸਤਿਗੁਰੂ ਜੀ ਸਮਾਜ ਦੇ ਹਰ ਖੇਤਰ ਵੱਲ ਪੂਰਨ ਧਿਆਨ ਦੇ ਰਹੇ ਹਨ। 

ਸੈਗੀਤ, ਸਾਹਿਤ, ਖੇਡਾਂ, ਬਾਗ਼ਬਾਨੀ ਦੇ ਵਿਕਾਸ ਲਈ ਕਾਰਜ ਕਰਨੇ, ਲੰਗਰ ਦੀ ਨਿਰੈਤਰਤਾ ਕਾਇਮ 
ਰੱਖਣੀ, ਭਾਰਤੀ ਸਭਿਅਤਾ ਤੇ ਸੈਸਕਿ੍‌ਤੀ ਦਾ ਪ੍ਰਚਾਰ, ਪੈਜਾਬੀ ਭਾਸ਼ਾ ਨੂੰ ਪ੍ਵੁੱਲਤ ਕਰਨ ਦੇ ਜਤਨ, ਸਿੱਖੀ ਸਰੂਪ 
ਕਾਇਮ ਰੱਖਣ ਲਈ ਪ੍ਰੇਰਨਾ ਦੇਣੀ, ਸਾਦਾ ਤੇ ਸਮੂਹਿਕ ਆਨੰਦ-ਕਾਰਜਾਂ ਦੀ ਮਰਿਯਾਦਾ ਜਾਰੀ ਰੱਖਣੀਂ, ਸ਼ਰਾਬ 
ਤੇ ਨਸ਼ੀਲੇ ਪਦਾਰਥਾਂ ਦੀ ਮਨਾਹੀ, ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਕਦਮ ਚੁੱਕਣੇ, ਵਿਦਿਆ ਦਾ 
ਪਸਾਰ, ਨੌਜਵਾਨਾਂ ਨੂੰ ਸੇਧ, ਬੱਚਿਆਂ ਨੂੰ ਪਿਆਰ, ਬਜੁਰਗਾਂ ਦੀ ਸੈਭਾਲ, ਇਸਤਰੀ-ਜਾਤੀ ਦਾ ਕਲਿਆਣ, 
ਗਊ-ਗ੍ਰੀਬ ਦੀ ਰੱਖਿਆ, ਲੋੜਵੰਦ ਗਰੀਬ ਬੀਮਾਰਾਂ ਦਾ ਇਲਾਜ, ਪਸ਼ੂ-ਧਨ ਦੀ ਸੈਭਾਲ, ਗਊ-ਪਾਲਣ, ਜੀਵ- 
ਦਇਆ, ਸ਼ਾਕਾਹਾਰ ਦਾ ਪ੍ਰਚਾਰ, ਪੁਰਾਤਨ ਇਤਿਹਾਸਕ ਅਸਥਾਨਾਂ ਦੀ ਸੰਭਾਲ, ਨਵ-ਉਸਾਰੀ, ਵਿਸ਼ਵ-ਸ਼ਾਂਤੀ 
ਅਤੇ ਵਿਸ਼ਵ ਧਰਮਾਂ ਦੀ ਸਾਂਝ ਲਈ ਉਪਰਾਲੇ ਕਰਨ ਆਦਿ, ਇਨ੍ਹਾਂ ਸਾਰੇ ਖੇਤਰਾਂ ਵਿਚ ਕਾਰਜ ਕਰਕੇ ਸ੍ਰੀ ਸਤਿਗੁਰੂ 


'ਗੁਕਾ ਐਦੋਲਨ' ਦੇ ਮਹਾਨ ਸ਼ਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 52 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


ਜੀ ਦੇਸ਼ ਦੀ ਤਰੱਕੀ ਅਤੇ ਖ਼ੁਸ਼ਹਾਲੀ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਸ੍ਰੀ ਸਤਿਗੁਰੂ ਜੀ ਨੇ ਸੈਨ 2005 
ਵਿਚ ਲੁਧਿਆਣਾ ਵਿਖੇ ਅਪੋਲੋਂ ਹਸਪਤਾਲ ਖੋਲ੍ਹ ਕੇ ਇਕ ਹੋਰ ਮਹਾਨ ਪਰਉਪਕਾਰੀ ਕਾਰਜ ਕੀਤਾ ਹੈ। ਇਨ੍ਹਾਂ 
ਸਾਰੇ ਕੰਮਾਂ ਦਾ ਜੇ ਜ਼ਿਕਰ ਕਰਨ ਲਾੱਗੀਏ ਤਾਂ ਹਰ ਕੌਮ ਬਾਰੇ ਇਕ ਇਕ ਪੁਸਤਕ ਤਿਆਰ ਹੋ ਸਕਦੀ ਹੈ। 

ਸੀ ਸਤਿਗੁਰੂ ਜੀ ਨੇ ਵਰਲਡ ਪੀਸ ਮੂਵਮੈਂਟ (ਸੈਸਾਰ ਅਮਨ ਲਹਿਰ), ਵਰਲਡ ਵੈਜੀਟੇਰੀਅਨ ਕਾਂਗਰਸ 
(ਸੈਸਾਰ ਸ਼ਾਕਾਹਾਰੀ ਸੈਗਠਨ) ਅਤੇ ਵਰਲਡ ਰਿਲੀਜ਼ਸ ਬ੍ਰਦਰਹੁਡ (ਸੰਸਾਰ ਧਰਮਾਂ ਦਾ ਭਾਈਚਾਰਾ) ਆਦਿ 
ਕੌਮਾਂਤਰੀ ਸੈਗਠਨਾਂ ਨੂੰ ਭਰਪੂਰ ਸਮਾਂ ਤੇ ਸਹਿਯੋਗ ਦਿੱਤਾ ਹੈ। 

ਸਰੀ ਸਤਿਗੁਰੂ ਜੀ ਨੂੰ ਦੇਸ਼-ਵਿਦੇਸ਼ਾਂ ਵਿਚ ਅਨੇਕ ਸਨਮਾਨ ਭੇਂਟ ਕੀਤੇ ਜਾ ਚੁੱਕੇ ਹਨ। 15 ਅਗਸਤ 
200) ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਨਵੀ ਦਿੱਲੀ ਵਿਖੇ ਸਰੀ ਸਤਿਗੁਰੂ ਜੀ ਨੂੰ ਰੂਹਾਨੀਅਤ, ਵਿਸ਼ਵ- 
ਭਾਈਚਾਰੇ ਅਤੇ ਸੈਸਾਰ ਅਮਨ ਲਈ ਬੇਮਿਸਾਲ ਕਾਰਜ ਕਰਨ ਕਾਰਨ ਵਿਸ਼ਵ-ਹਿੰਦੂ ਪ੍ਰੀਸ਼ਦ ਵੱਲੋਂ 'ਧਰਮ-ਰਤਨ'” 
ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। 

ਗਊ-ਪਾਲਣ ਅਤੇ ਗਊ ਰੱਖਿਆ ਲਈ ਸਾਰਥਕ ਕਦਮ ਚੁੱਕੇ ਜਾਣ ਕਾਰਣ, ਸ੍ਰੀ ਸਤਿਗੁਰੂ ਜੀ ਨੂੰ 
1964 ਵਿਚ ਹੈਦਰਾਬਾਦ ਵਿਖੇ ਗੋਸੈਵਰਧਨ ਸਮਿਤੀ ਵੱਲੋਂ 'ਗੋਪਾਲ-ਰਤਨ' ਦੀ ਉਪਾਧੀ ਨਾਲ ਸਨਮਾਨਤ 
ਕੀਤਾ ਗਿਆ ਸੀ। 

ਭਾਰਤੀ ਸੈਗੀਤ ਦੇ ਖੇਤਰ ਵਿਚ ਸ੍ਰੀ ਸਤਿਗੁਰੂ ਜੀ ਦੀ ਦੇਣ, ਅਜੋਕੇ ਯੁਗ ਵਿਚ ਵਿਸ਼ਵ-ਪ੍ਰਸਿੱਧ ਹੋ 
ਗਈ ਹੈ। ਸੈਗੀਤ, ਬਾਗ਼ਬਾਨੀ, ਵਿਸ਼ਵ-ਸ਼ਾਤੀ, ਗੱਲ ਕੀ ਹਰ ਖੇਤਰ ਵਿਚੋਂ ਸਰੀ ਸਤਿਗੁਰੂ ਜੀ ਨੂੰ ਵੱਖ ਵੱਖ 
ਸੇਸਥਾਵਾਂ ਵੱਲੋਂ ਮਾਨ-ਸਨਮਾਨ ਭੇਂਟ ਕੀਤੇ ਗਏ ਹਨ ਅਤੇ ਕੀਤੇ ਜਾ ਰਹੇ ਹਨ। 

ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਸਮੇਂ ਸਿੱਖੀ ਦਾ ਬਹੁਤਾ ਵਾਧਾ ਹੋਇਆ ਹੈ। ਭਾਰਤ ਦੇਸ਼ ਤੋਂ 
ਇਲਾਵਾ ਅੱਜ ਦੁਨੀਆਂ ਦੇ ਕਰੀਬ ਸਾਰੇ ਦੇਸ਼ਾਂ ਵਿਚ- ਇੰਗਲੈਂਡ, ਕੈਨੇਡਾ, ਥਾਈਲੈਂਡ, ਕੀਨੀਆ, 
ਤਨਜਾਨੀਆ, ਆਸਟਰੇਲੀਆ ਆਦਿਕ ਵਿਚ ਵੱਡੀ ਗਿਣਤੀ ਵਿਚ ਨਾਮਧਾਰੀ ਸਿੱਖ ਵਸ ਰਹੇ ਹਨ ਅਤੇ 
ਪ੍ਰਫੱਲਤ ਹੋ ਰਹੇ ਹਨ। 

ਸੈਨ 1954 ਵਿਚ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਚਿੱਤਰਗੁਪਤ ਰੋਡ ਦਿੱਲੀ ਵਿਖੇ, ਸ. ਸੁੱਚਾ ਸਿੰਘ 
ਦੇ ਘਰ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਾਰੇ, ਉੱਘੇ ਇਤਹਾਸਕਾਰ ਸ. ਨਾਹਰ ਸਿੰਘ ਨੂੰ ਇਹ ਬਚਨ ਆਖੇ, 

“ਭਾਈ ਨਾਹਰ ਸਿੰਘ ਜੀ, ਵੱਡਾ ਕਾਕਾ ਇਨਸਾਨ ਹੀ ਨਹੀਂ, ਸਗੋਂ ਕਲਾਧਾਰੀ ਚਿਤਨਵਾਨ ਹੈ। ਸਾਡੇ 
ਪਾਸ ਤਾਂ ਸਿਰਫ਼ ਰੱਬ ਦਾ ਦਿੱਤਾ ਹੋਇਆ ਵਰ ਅਤੇ ਸਰਾਪ ਹੀ ਹੈ, ਪਰ ਇਹ ਕਾਕਾ ਅਲੌਕਿਕ ਸ਼ਕਤੀਆਂ ਦਾ 
ਮਾਲਕ ਹੈ। ਇਹਦੇ ਸਮੇਂ ਸਿੱਖੀ ਬਹੁਤ ਵਧੇਗੀ।” 

ਸਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਅਲੌਕਿਕ ਸ਼ਖ਼ਸੀਅਤ ਬਾਰੇ ਜਾਣਕਾਰੀ ਦਾ ਸਾਰ ਤਾਂ ਭਗਵਾਨ 
ਦਾਸ ਵਰਮਾ ਮਹਾਂਰਾਸ਼ਟਰ ਦੀਆਂ ਨਿਮਨ ਲਿਖਤ ਸਤਰਾਂ ਵਿਚ ਸਮਾਇਆ ਹੋਇਆ ਹੈ - 

“ਸਰੀ ਸਤਿਗੁਰੂ ਜਗਜੀਤ ਸਿੰਘ ਜੀ, ਗੁਰੂ ਨਾਨਕ ਦੇਵ ਜੀ ਦੀ ਮਾਨਵਤਾ, ਗੁਰੂ ਗੋਬਿੰਦ ਸਿੰਘ ਜੀ ਦੀ 
ਵੀਰਤਾ ਅਤੇ ਗੁਰੂ ਰਾਮ ਸਿੰਘ ਜੀ ਦੀ ਦੇਸ਼ ਭਗਤੀ ਦਾ ਵਿਲੱਖਣ ਮਿਸ਼ਰਣ ਹਨ। ਆਪ ਵਿਚ ਚਿੰਤਨ ਅਤੇ ਕਰਮ 
ਇਕ ਸਾਥ ਹਨ।” 


'ਭਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬ਼ਹੀਦ / 53 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਕੈਦ ਕੱਟ ਸ਼ਹੀਦ ਹੋਣ ਵਾਲੇ ਨਾਮਧਾਰੀ ਸਿੱਖ 


ਸਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਸਮੇਂ ਅਨੇਕ ਸਿੱਖ ਜੇਲ੍ਹਾਂ 'ਚ ਗਏ ਤੇ 
ਕਾਲੇ ਪਾਣੀ ਦੀ ਸਜ਼ਾ ਭੁਗਤਦਿਆਂ ਸ਼ਹੀਦ ਹੋਏ। ਇਨ੍ਹਾਂ ਵਿਚੋਂ ਕੁਝ ਕੁ ਦਾ ਵੇਰਵਾ ਪੇਸ਼ ਹੈ :- 


ਸ਼ਹੀਦ ਧੌਕਲ ਸਿੰਘ 


ਪਿੰਡ ਕਿਲਾ ਰਾਏਪੁਰ, ਜ਼ਿਲ੍ਹਾ ਲੁਧਿਆਣਾ 
(ਕਾਲੇ ਪਾਣੀ ਦੀ ਕੈਦ ਕੱਟਦਿਆਂ ਸ਼ਹੀਦ ਹੋਏ) 


ਸ. ਧੌਕਲ ਸਿੰਘ ਜੀ ਦਾ ਜਨਮ ਸੈਮਤ 1880 ਵਿਚ ਪਿਤਾ ਸ. ਦੇਵਾ ਸਿੰਘ ਅਤੇ ਮਾਤਾ ਇੰਦ ਕੌਰ ਦੇ 
ਘਰ, ਪਿੰਡ ਕਿਲਾ ਰਾਏਪੁਰ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਸੱਤ ਫੁੱਟ ਉੱਚੇ ਤਕੜੇ ਸਰੀਰ ਵਾਲੇ 
ਨੌਜਵਾਨ ਸਨ।ਸ. ਧੌਕਲ ਸਿੰਘ ਨੇ ਸਾਉਣ, ਸੈਮਤ 1929 (ਸੈਨ 1873) ਨੂੰ ਬਾਗ਼ਾਂ ਵਾਲੇ (ਮੋਰਿੰਡਾ) ਦੇ ਬੁੱਚੜਾਂ 
ਤੇ ਹਮਲਾ ਕੀਤਾ ਪਰ ਸਫ਼ਲ ਨਾ ਹੋ ਸਕੇ। 

ਇਕ ਵਾਰ ਸ. ਧੌਕਲ ਸਿੰਘ ਨੇ ਸਾਹਵੇ ਚੌਧਰੀ ਦੇ ਸਿਰ ਵਿਚ ਸੌ ਜੁੱਤੀ ਇਸ ਕਾਰਣ ਮਾਰੀ ਕਿ ਸਾਹਵੇ 
ਚੌਧਰੀ ਨੇ ਪਿੰਡ ਦੇ ਬ੍ਰਾਹਮਣਾਂ ਨੂੰ ਇਹ ਪੁੱਠੀ ਸਲਾਹ ਦਿੱਤੀ ਸੀ ਕਿ ਜਦੋਂ ਗੁਰੂ ਰਾਮ ਸਿੰਘ ਪਿੰਡ ਵਿਚ ਆਉਣ 
ਤਾਂ ਬ੍ਰਾਹਮਣ ਹੁੱਕੇ ਦੇ ਪਾਣੀ ਨਾਲ ਥਾਲ ਧੋ, ਵਿਚ ਪਤਾਸੇ ਰੱਖਕੇ ਮੱਥਾ ਟੇਕਣ ਤੇ ਬਾਕੀ ਖਿੱਲੀ ਉਡਾਉਣ। 
ਸਤਿਗੁਰੂ ਜੀ ਜਾਣੀਂ ਜਾਣ ਸਨ। ਜਦ ਬ੍ਰਾਹਮਣ ਪਤਾਸੇ ਰੱਖ ਮੱਥਾ ਟੇਕਿਆ ਤਾਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 
ਸੋਟੀ ਦੀ ਉੜੇਸ ਨਾਲ ਪਤਾਸਿਆਂ ਸਮੇਤ ਥਾਲ ਦੀਵਾਨ ਵਿਚੋਂ ਬਾਹਰ ਵਗਾਹ ਮਾਰਿਆ। 

ਸੰਮਤ 193) ਨੂੰ ਸੈਂਢੇ ਗਦਾਰ ਦੁਆਰਾ ਪੁਲਿਸ ਨੂੰ ਇਤਲਾਹ ਦੇਣ 'ਤੇ ਐਗ੍ਰੇਜ਼ ਹਾਕਮਾਂ ਵੱਲੋਂ ਸ. ਧੌਕਲ 
ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੈਜ਼ੀਰਾ ਵਿਚ ਜਕੜ ਕੇ ਪਿੰਜਰੇ 'ਚ ਪਾ ਕੇ ਕੈਦ ਕੀਤਾ ਗਿਆ। ਉਪ੍ਰ੍‌ਤ ਆਪ ਨੂੰ 
ਸੈਮਤ 193 ਨੂੰ ਕਾਲੇ ਪਾਣੀ ਦੀ ਕੈਦ ਵਿਖੇ ਭੇਜਿਆ ਗਿਆ। ਸੈਮਤ 1950 ਨੂੰ ਸ. ਧੌਂਕਲ ਸਿੰਘ ਕਾਲੇ ਪਾਣੀ 
ਵਿਖੇ ਹੀ ਸਰੀਰ ਤਿਆਗ ਗਏ। 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 54, 


੦0੦1 €16॥ਘਹੂ ।੧੦॥੧੦॥1€1610॥0&30੦11.੮੦॥॥ 


ਸ਼ਹੀਦ ਅਤਰ ਸਿੰਘ ਗਰੇਵਾਲ 
ਪਿੰਡ ਲੋਹਗੜ੍ਹ, ਜ਼ਿਲ੍ਹਾ ਲੁਧਿਆਣਾ 
(ਜੇਲ੍ਹ ਵਿਚ ਸ਼ਹੀਦ ਹੋਏ) 


ਸ. ਅਤਰ ਸਿੰਘ ਸਪੁੱਤਰ ਸ. ਹਕੂਮਤ ਸਿੰਘ ਗਰੇਵਾਲ, ਪਿੰਡ ਲੋਹਗੜ੍ਹ ਜ਼ਿਲ੍ਹਾ ਲੁਧਿਆਣਾ ਨੂੰ ਸ੍ਰੀ ਆਦਿ 
ਗ੍ਰੰਥ ਸਾਹਿਬ ਦਾ ਪਾਠ ਕਰਨ ਕਾਰਨ ਇਨ੍ਹਾਂ ਤੇ ਮੁੱਕਦਮਾ ਚੱਲਿਆ ਤੇ ਇਨ੍ਹਾਂ ਨੂੰ ਪੈਜ ਸਾਲ ਦੀ ਕੈਦ ਹੋਈ! ਆਪ 
ਸੋਧੀ ਸਿੰਘ ਸਨ। ਜੇਲ੍ਹ ਵਿਚ ਕਈ ਦਿਨ ਆਪ ਨੇ ਕੁਝ ਨਹੀਂ ਛਕਿਆ ਅਤੇ ਆਪ ਜੇਲ੍ਹ ਵਿਚ ਹੀ ਚੜ੍ਹਾਈ ਕਰ 
ਗਏ। ਐਗ੍ਜ਼ਾਂ ਨੇ ਉਨ੍ਹਾਂ ਦੀ ਲਾਸ਼ ਵੀ ਵਾਰਸਾਂ ਦੇ ਹਵਾਲੇ ਨਹੀਂ ਕੀਤੀ। ਆਪ ਹੀ ਸਸਕਾਰ ਕਰ ਦਿੱਤਾ। ਸੈਤ 
ਅਤਰ ਸਿੰਘ ਦੇ ਅਧੂਰੇ ਅਖੋਡ ਪਾਠ ਨੂੰ ਬਾਅਦ ਵਿਚ ਸੈਤ ਕਿਸ਼ਨ ਸਿੰਘ ਛੂਤੀਏ ਨੇ ਸਿਰੇ ਚੜ੍ਹਾਇਆ। ਸੈਤ ਅਤਰ 
ਸਿੰਘ ਦੇ ਸਾਥੀਆਂ ਸੈਤ ਕਿਸ਼ਨ ਸਿੰਘ ਛੂਤੀਏ ਨੂੰ ਤਿਨ ਸਾਲ ਦੀ ਕੈਦ, ਸਰਵ ਸੈਤ ਹਰਨਾਮ ਸਿੰਘ, ਲਾਭ ਸਿੰਘ, 
ਰਾਏ ਸਿੰਘ, ਲਾਲ ਸਿੰਘ ਨੂੰ ਦੋ ਦੋ ਸਾਲ ਦੀ ਕੈਦ ਅਤੇ ਧੂਪੀਆਂ, ਪਹਿਰੂਆਂ ਤੇ ਲਾਂਗਰੀਆਂ ਨੂੰ ਛੇ ਛੇ ਮਹੀਨੇ ਦੀ 
ਕੈਦ ਦੀ ਸਜ਼ਾ ਹੋਈ। 

ਸੈਤ ਅਤਰ ਸਿੰਘ ਦੇ ਭਰਾ ਸੰਤ ਦੇਵਾ ਸਿੰਘ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ 
ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। (ਵੇਖੋ ਪੈਨਾ 113-114) 


ਸ਼ਹੀਦ ਹਜ਼ਾਰਾ ਸਿੰਘ ਰਾਏ 
ਪਿੰਡ ਰਾਈਆਂ, ਜ਼ਿਲ੍ਹਾ ਲੁਧਿਆਣਾ 
(ਸੈਨ 1934 ਨੂੰ ਵਾਂਸੀ ਦਿੱਤੀ ਗਈ) 


ਪਿੰਡ ਰਾਈਆਂ ਦੇ ਨਾਮਧਾਰੀ ਸਿੱਖ ਸ. ਹਜ਼ਾਰਾ ਸਿੰਘ ਰਾਏ ਨੂੰ ਐਗ੍ਰੇਜ਼ ਹਕੂਮਤ ਦੁਆਰਾ ਸੈਨ 1914 
ਵਿਚ ਫਾਂਸੀ ਦੇ ਸ਼ਹੀਦ ਕੀਤਾ ਗਿਆ। 
ਸਿੱਖ ਐਗ੍ਜ਼ਾਂ ਦੀ ਗੁਲਾਮੀ ਤੋਂ ਹਮੇਸ਼ਾਂ ਨਫਰਤ ਕਰਦੇ ਰਹੇ ਤੇ ਅਜ਼ਾਦੀ ਪ੍ਰਾਪਤੀ ਲਈ ਜੂਝਣੋ' ਕਦੇ ਵੀ ਨਾ 
ਹਟੇ। ਐਗ੍ਰਜ਼ਾਂ ਦੇ ਦਿਲਾਂ 'ਤੇ ਸਿੱਖਾਂ ਦੀ ਬਹਾਦੁਰੀ ਦਾ ਸਿੱਕਾ ਜੈਮ ਗਿਆ ਸੀ। ਇਸ ਲਈ ਅੰਗ੍ਰੇਜ਼ ਉਨ੍ਹਾਂ ਨੂੰ ਸੈਨਾ 
ਵਿਚ ਭਰਤੀ ਕਰਨਾ ਮਾਣ ਵਾਲੀ ਗੱਲ ਸਮਝਦੇ ਸਨ ਅਤੇ ਕਈ ਵਾਰੀ ਸਿੱਖਾਂ ਨੂੰ ਜ਼ਬਰੀ ਸੈਨਾ ਵਿਚ ਭਰਤੀ 
ਕਰਕੇ ਦੂਜੇ ਦੇਸ਼ਾਂ ਵਿਚ ਲੜਨ ਲਈ ਵੀ ਭੇਜਦੇ ਸਨ। ਸ. ਹਜ਼ਾਰਾ ਸਿੰਘ ਕਿਸੇ ਤਰ੍ਹਾਂ ਫੌਜ ਵਿਚ ਭਰਤੀ ਤਾਂ ਹੋ 
ਗਏ ਪਰ ਜਦੋਂ ਗਦਰ ਲਹਿਰ ਦਾ ਫੌਜਾਂ ਵਿਚ ਸੂਤਰਪਾਤ ਹੋਇਆ ਤਾਂ ਆਪ ਵੀ ਆਪਣੇ ਵਿਰਸੇ ਦੀ ਪਕੜ ਕਰ 
ਕੇ ਉਸ ਵਿਚ ਪਰੋਤੇ ਗਏ ਅਤੇ ਕੋਰਟ ਮਾਰਸ਼ਲ ਹੋ ਕੇ ਵਾਂਸੀ ਚੜ੍ਹ ਗਏ। 
'ਸਿੱਖ ਸ਼ਹੀਦੀ ਲਹਿਰਾਂ ਭਾਗ-2" ਪੁਸਤਕ ਦੇ ਲੇਖਕ ਕਰਨਲ ਡਾ. ਦਲਵਿੰਦਰ ਸਿੰਘ ਗਰੇਵਾਲ ਲਿਖਦੇ 
ਹਨ - “ਸੋਨ 1914 ਵਿਚ ਪਹਿਲਾ ਸੈਸਾਰ ਯੁੱਧ ਛਿੜ ਗਿਆ ਜਿਸ ਵਿਚ ਅੰਗ੍ਰੇਜ਼ ਅਤੇ ਜਰਮਨੀ ਮੁੱਖ ਧਿਰਾਂ 


“ਕਥਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 55 


੧੦0੦1 €16ਘਹੂ ।0੦॥੧੦॥1€161੦॥0&340੦11.੮੦॥॥ 


ਸਨ। ਭਾਰਤ ਵਿਚ ਅੰਗ੍ਰੇਜ਼ ਫੌਜ ਦੇ ਰਸਾਲਾ ਨੰ: 12 ਦੇ ਦੋ ਸਿਪਾਹੀ ਸ. ਹਜ਼ਾਰਾ ਸਿੰਘ ਨਾਮਧਾਰੀ ਅਤੇ ਸ. ਈਸ਼ਰ 
ਸਿੰਘ ਮੇਰਠ ਛਾਉਣੀ ਵਿਚ ਤੈਨਾਤ ਸਨ। ਇਹ ਦੋਵੇਂ ਇਕ ਮੈਨੇ ਪਰਮੈਨੇ ਇਲਕਾਲਬੀ ਡਾ. ਮਥੁਰਾ ਸਿੰਘ ਦੇ 
ਸੋਪਰਕ ਵਿਚ ਆਏ ਅਤੇ ਇਨ੍ਹਾਂ ਨੇ ਐਗ੍ਰੇਜ਼ਾਂ ਵਿਰੱਧ ਬਗਾਵਤ ਕਰਕੇ ਦੇਸ਼ ਦੇ ਸੁਤੌਤਰਤਾ ਸੋਗ੍ਰਾਮ ਵਿਚ ਵੱਧ 
ਚੜ੍ਹ ਕੇ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ।” 

“ਜ. ਹਜ਼ਾਰਾ ਸਿੰਘ ਨਾਮਧਾਰੀ ਪਿੰਡ ਰਾਈਆਂ ਜ਼ਿਲ੍ਹਾ ਲੁਧਿਆਣਾ ਨੂੰ ਉਨ੍ਹਾਂ ਦੇ ਦੋ ਸਾਥੀਆਂ ਸ. ਈਸ਼ਰ ਸਿੰਘ 


ਜਿਸ ਵੇਲੇ ਸ. ਹਜ਼ਾਰਾ ਸਿੰਘ ਨੂੰ ਫਾਂਸੀ ਦਿੱਤੀ ਗਈ ਉਸ ਵੇਲੇ ਉਨ੍ਹਾਂ ਦਾ ਪੁੱਤਰ ਹਰਬੈਸ ਸਿੰਘ ਛੇ ਮਹੀਨੇ 
ਦਾ ਸੀ। ਸ. ਹਰਬੈਸ ਸਿੰਘ ਦਾ ਵੈਸ਼ ਅਗੋਂ ਚੱਲ ਰਿਹਾ ਹੈ। ਸ. ਹਜਾਰਾ ਸਿੰਘ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ 


ਨੇਜ਼ਾਬਾਜੀ ਸਿਖਾਇਆ ਕਰਦੇ ਸਨ ਅਤੇ ਸ੍ਰੀ ਸਤਿਗੁਰੂ ਜੀ ਦੇ ਬਹੁਤ ਸ਼ਰਧਾਲੂ ਸਿੱਖ ਸਨ। 

ਇਕ ਗਦਰੀ ਸੂਰਬੀਰ ਸ਼ਾਇਰ ਗਿਆਨੀ ਹਰਭਜਨ ਸਿੰਘ ਚਮਿੰਡਾ ਆਪਣੀ ਕਾਵਿ-ਪੁਸਤਕ 'ਲਹੂ 
ਭਿੱਜੀਆਂ ਯਾਦਾਂ” ਵਿਚ ਇਸ ਗਦਰੀ ਕੂਕੇ ਸ਼ਹੀਦ ਨੂੰ ਇਉ' ਚੇਤੇ ਕਰਦੇ ਹਨ - 

ਹਜ਼ਾਰਾ ਸਿੰਘ ਭੈਣੀ ਰਾਈਆਂ ਪਿੰਡ ਦਾ ਸੀ/ ਪਾਈਆਂ ਫੌਜ ਦੇ ਵਿਚ ਸ਼ਹੀਦੀਆਂ ਨੇ 

ਇਹਨਾਂ ਲਹੂ ਰੈਗੇ ਖੂਨੀ ਫੱਟਿਆਂ 'ਤੇ/ ਗਈਆਂ ਲੱਗ ਸਮਾਧੀਆਂ ਜੀਹਦੀਆਂ ਨੇ 

ਰੂਹ ਰੈਗਲੀ ਉੱਡ ਅਸਮਾਨ ਚੜ੍ਹ ਗਈ/ ਗਲੇ ਰੱਸੀਆਂ ਬੱਧੀਆਂ ਦੀਂਹਦੀਆਂ ਨੇ 

ਬਿਨਾਂ ਸਾਥੀਆਂ ਦੇ ਭਲਾ ਕੌਣ ਦੱਸੇ/ ਲੋਥਾਂ ਲਟਕਦੀਆਂ ਕੀਹਦੀਆਂ ਕੀਹਦੀਆਂ ਨੇ 


'ਗੁਕਾ ਐਦੋਣਨ' ਦੇ ਮਰਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 56 


੦੦0੦1 €16॥ਘਹੂ 0੦॥੧੦॥1€161੮॥0&30੦11.੮੦॥॥ 


ਕੈਦ ਕੱਟਣ ਵਾਲੇ ਅਤੇ ਹੋਰ ਨਾਮਧਾਰੀ ਸੁਤੌਤਰਤਾ ਸੈਗ੍ਰਾਮੀ 


ਸ. ਭਗਵਾਨ ਸਿੰਘ ਅੜਬੰਗੀ (ਸੰਧੂ) 
ਪਿੰਡ ਮਰਹਾਣਾ, ਬਲਾਕ ਨੌਸ਼ਹਿਰਾ ਪੈਨੂਆ, ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ 


'ਕੂਕਾ ਐਦੋਲਨ', ਦੇ ਇਕ ਉੱਘੇ ਨਾਇਕ ਸ. ਭਗਵਾਨ ਸਿੰਘ ਅੜਬੈਗੀ, ਪ੍ਰਮੁੱਖ ਸੁਤੌਤਰਤਾ ਸੋਗ੍ਰਰਾ-- 
ਮੀ ਸਨ। ਸ. ਭਗਵਾਨ ਸਿੰਘ ਅੜਬੰਗੀ ਸੰਧੂ (ਜਿਮੀਂਦਾਰ) ਦਾ ਜਨਮ ਪਿੰਡ ਮਰਹਾਣਾ ਹੁਣ ਬਲਾਕ ਨੌਸ਼ਹਿਰਾ 
ਪੈਨੂਆ, ਜ਼ਿਲ੍ਹਾ ਤੇ ਤਹਿਸੀਲ ਤਰਨਤਾਰਨ ਵਿਖੇ ਸੈਨ 1820 ਦੇ ਲਾਗੇ ਹੋਇਆ ਸੀ। ਆਪ ਯੁਵਾ ਅਵਸਥਾ 
ਵਿਚ ਲਾਹੌਰ ਦਰਬਾਰ ਦੀ ਸੈਨਾ ਵਿਚ ਭਰਤੀ ਹੋ ਗਏ ਸਨ ਪਰ ਬਾਅਦ ਵਿਚ ਆਪ ਸ੍ਰੀ ਸਤਿਗੁਰੂ ਰਾਮ ਸਿੰਘ ਜੀ 
ਦੀ ਚਲਾਈ ਕੂਕਾ ਮੂਵਮੈਂਟ ਵਿਚ ਸ਼ਾਮਲ ਹੋ ਗਏ। ਆਪ ਅੰਮਿ੍‌ਤਸਰ, ਰਾਏਕੋਟ, ਅਤੇ ਮਲੇਰਕੋਟਲਾ ਸਾਕੇ ਵਿਚ 
ਸ਼ਾਮਲ ਸਨ ਪਰ ਕਦੇ ਐਗ੍ਰੇਜ਼ਾਂ ਦੇ ਹੱਥ ਨਾ ਆਏ। ਐਮਿਤਸਰ ਬੁੱਚੜ ਕੇਸ ਵਿਚ ਫ਼ਰਾਰ ਹੋਏ ਭਗਵਾਨ ਸਿੰਘ 
ਗਿ੍‌ਫ਼ਤਾਰੀ ਦੇ ਖ਼ਤਰੇ ਤੋਂ ਵੀ ਨਾ ਡਰੇ ਜਦੋਂ ਕਿ ਇਸੇ ਕੇਸ ਵਿਚ ਫ਼ਰਾਰ ਹੋਏ ਉਸਦੇ ਇਕ ਸਾਥੀ ਝੰਡਾ ਸਿੰਘ ਨੂੰ 
ਅਮ੍ਰਿਤਸਰ ਕਾਂਡ ਤੋਂ ਦੋ ਸਾਲ ਬਾਅਦ ਫੜ ਕੇ ਫਾਂਸੀ ਦੇ ਦਿੱਤੀ ਗਈ ਸੀ। 

ਸ. ਭਗਵਾਨ ਸਿੰਘ ਖ਼ਤਰਿਆ ਦਾ ਸਾਹਮਣਾ ਕਰਦੇ ਹੋਏ ਰੈਗੂਨ ਦੇ ਸ਼ਾਹੀ ਬੈਗਲੇ ਵਿਚ ਸ੍ਰੀ ਸਤਿਗੁਰੂ 
ਰਾਮ ਸਿੰਘ ਜੀ ਦੇ ਦਰਸ਼ਨ ਵੀ ਕਰ ਆਏ ਸਨ। 

ਸ. ਭਗਵਾਨ ਸਿੰਘ ਨੇ ਕਰੀਬ 70 ਸਾਲ ਦੀ ਉਮਰ ਵਿਚ ਹੰਕਾਰੀ ਸਿਪਾਹੀ ਗੇਂਦਾ ਸਿੰਘ ਜੋ ਨਾਮਧਾਰੀ 
ਸਿੱਖਾਂ ਨੂੰ ਬਹੁਤ ਜ਼ਿਆਦਾ ਤੰਗ ਕਰਦਾ ਸੀ, ਨੂੰ ਕਤਲ ਕਰ ਦਿੱਤਾ। ਆਪ ਨੇ ਪੁਲਿਸ ਦੇ ਮੁਖ਼ਬਰਾਂ ਅਤੇ ਕੂਕਿਆਂ 
ਨੂੰ ਤੰਗ ਕਰਨ ਵਾਲਿਆਂ ਤੋਂ ਗਿਣ ਗਿਣ ਕੇ ਬਦਲੇ ਲਏ। ਕਿਸੇ ਕਾਰਵਾਈ ਨੂੰ ਐਜ਼ਾਮ ਦੇਣ ਲਈ ਆਪ ਹਰ 
ਵਾਰੀ ਕੋਈ ਨਾ ਕੋਈ ਨਵੀਂ ਤਰਕੀਬ ਖੋਜ ਲੈਂਦੇ ਸਨ ਪਰ ਫੜੇ ਜਾਣ ਤੋਂ ਸਾਫ਼ ਬਚ ਨਿਕਲਦੇ ਸਨ। ਇਕ ਵਾਰ 
ਆਪ ਫੜੇ ਗਏ। ਉਦੋਂ ਆਪ 'ਤੇ ਘੱਟੋ ਘੱਟ 18 ਕਤਲਾਂ ਵਿਚ ਸ਼ਾਮਲ ਹੋਣ ਦਾ ਜ਼ੁਰਮ ਸੀ ਪਰ ਸਬੂਤਾਂ ਦੀ 
ਅਣਹੋਂਦ ਕਾਰਨ ਆਪ ਨੂੰ ਬਰੀ ਕਰ ਦਿੱਤਾ ਗਿਆ। 

2 ਜੂਨ 187: ਤੋਂ ਮਾਰਚ 1912 ਈ. ਤਕ ਪੂਰੇ ਇਕਤਾਲੀ ਵਰ੍ਹੇ ਇਸ ਸੁਤੰਤਰਤਾ ਸੋਗ੍ਰਾਮੀ ਸ. 
ਭਗਵਾਨ ਸਿੰਘ ਅੜਬੈਗੀ ਨੇ ਆਪਣਾ ਮਜਫ਼੍ਰੂਰੀ ਦਾ ਜੀਵਨ ਬਿਤਾਇਆ। 


ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਚ / 57 


੦੦0੦1 €16॥ਘਹੂ ।0੦੧੦॥1€1610॥)&30੦11.੮੦॥॥ 


ਸ. ਮਿਹਰ ਸਿੰਘ 
ਪਿੰਡ ਲੋਪੋਕੇ, ਬਲਾਕ ਚੌਗਾਵਾਂ ਤਹਿਸੀਲ ਅਜਨਾਲਾ, ਜ਼ਿਲ੍ਹਾ ਅਮ੍ਰਿਤਸਰ 


ਅੰਮ੍ਰਿਤਸਰ ਸਾਕੇ ਦਾ ਭਗੌੜਾ ਘੋਸ਼ਿਤ ਕੀਤੇ ਗਏ ਸ. ਮਿਹਰ ਸਿੰਘ ਲੋਪੋਕੇ ਜ਼ਿਲ੍ਹਾ ਐਮਿ੍‌ਤਸਰ ਆਪਣਾ 
ਨਾਂ ਸੈਤਾ ਸਿੰਘ ਰੱਖ ਕੇ ਸ੍ਰੀ ਭੈਣੀ ਸਾਹਿਬ ਡੇਰੇ ਵਿਚ ਰਹਿੰਦੇ ਰਹੇ। 


ਸੂਬਾ ਹੁਕਮ ਕੌਰ ਅਤੇ ਭਾਈ ਨੈਣਾਂ ਸਿੰਘ 
ਪਿੰਡ ਵਰਿਆਹ, ਬਲਾਕ ਚੋਹਲਾ ਸਾਹਿਬ, ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ 


ਸਰੀ ਸਤਿਗੁਰੂ ਰਾਮ ਸਿੰਘ ਜੀ ਨੇ ਨਾਮਿਲਵਰਤਨ ਐਦੋਲਨ ਦੇ ਸਾਰੇ ਪ੍ਰਬੰਧ ਨੂੰ ਸੁਚਾਰੂ ਰੂਪ ਵਿਚ ਚਲਾਉਣ 
ਲਈ ਸਾਰੇ ਇਲਾਕਿਆ ਵਿਚ 22 ਸੂਬਿਆਂ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਇਕ ਬੀਬੀ, ਮਾਈ 
ਹੁਕਮ ਕੌਰ ਪਿੰਡ ਵਰਿਆਹ ਹੁਣ ਬਲਾਕ ਚੋਹਲਾ ਸਾਹਿਬ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਨੂੰ ਸੂਬਾ ਥਾਪਿਆ 
ਸੀ। ਸੂਬਾ ਹੁਕਮੀ ਨੇ ਨਾਮਧਾਰੀ ਪੈਥ ਦਾ ਬਹੁਤ ਪ੍ਰਚਾਰ ਕੀਤਾ। 

ਸੂਬਾ ਮਾਈ ਹੁਕਮੀ ਵਰਿਆਹ ਵਾਲੀ ਦੇ ਅਰਦਾਸ ਕਰਨ ਨਾਲ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਕਿਰਪਾ 
ਦੁਆਰਾ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੇ ਘਰ ਸਤੌਬਰ ਸੈਨ 1919 ਨੂੰ ਸਪੁੱਤਰ ਨੇ ਜਨਮ ਲਿਆ ਜਿਸ ਦਾ 
ਨਾਂ ਟਿੱਕਾ ਪ੍ਰਤਾਪ ਸਿੰਘ ਰੱਖਿਆ ਗਿਆ। ਸ਼ੁਕਰਾਨੇ ਵਜੋਂ, ਮਹਾਰਾਜਾ ਨਾਭਾ ਨੇ ਨਾਭੇ ਦੀ ਬੀੜ ਸਣੇ ਸੌ ਲੱਖ 
ਇੱਟ ਦੇ ਅਤੇ ਨਕਦੀ ਮਾਇਆ ਤੋਂ ਇਲਾਵਾ ਇਕ ਉਸ ਵੇਲੇ ਦੀ ਸਿਖਰ ਦੀ ਮਹਿੰਗੀ ਕਾਰ, ਰੋਲਜ਼ ਰੋਆਇਸ, 
ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੀ ਚਰਨ ਭੇਂਟ ਕੀਤੀ। 

ਭਾਈ ਨੈਣਾਂ ਸਿੰਘ ਸਪੁੱਤਰ ਸ. ਸਮੁੰਦ ਸਿੰਘ, ਸੂਬਾ ਮਾਈ ਹੁਕਮੀ ਦੇ ਭਰਾ ਸਨ। ਆਪ ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦੇ ਦਰਸ਼ਨ ਕਰਨ ਰੈਗੂਨ (ਬਰਮਾ) ਗਏ ਅਤੇ ਉਥੋਂ ਹੁਕਮਨਾਮੇ ਵੀ ਲੈ ਕੇ ਆਏ। 


(ਵਿਸਥਾਰ ਵੇਖੋ ਪੈਨਾ ਨੰ. 65 'ਤੇ) 


'ਸ. ਮੇਜਾ ਸਿੰਘ ਸੰਧੂ 
ਪਿੰਡ ਸੁਹਾਵਾ, ਬਲਾਕ ਤੇ ਤਹਿਸੀਲ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ 


ਕੂਕਾ ਐਦੋਲਨ', ਦੇ ਨਾਮਧਾਰੀ ਸਿੱਖ ਸ. ਮੇਜਾ ਸਿੰਘ ਸੰਧੂ (ਜਿਮੀਂਦਾਰ) ਪਿੰਡ ਸੁਹਾਵਾ, ਬਲਾਕ ਤੇ 
ਤਹਿਸੀਲ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ ਸੁਤੌਤਰਤਾ ਸੰਗ੍ਰਾਮੀ ਸਨ। ਆਪ ਪਹਿਲੋ' ਐਗ੍ਰੇਜ਼ ਫ਼ੌਜ ਵਿਚ 
ਸਸਨ। ਬਾਅਦ ਵਿਚ ਆਪ ਅੰਗ੍ਰੇਜ਼ ਫ਼ੌਜ 'ਚੋਂ ਨਿਕਲ ਕੇ ਨੇਤਾ ਜੀ ਸੁਭਾਸ਼ ਚੈਦਰ ਦੀ ਬਣਾਈ ਅਜ਼ਾਦ ਹਿੰਦ ਫ਼ੌਜ 
ਵਿਚ ਸ਼ਾਮਲ ਹੋ ਕੇ ਸੁਤੰਤਰਤਾ ਸੰਗ੍ਰਾਮ ਵਿਚ ਸ਼ਾਮਲ ਰੋ ਗਏ। ਬਹੁਤ ਸਾਰੇ ਨਾਮਧਾਰੀ ਸਿੱਖ, ਗਦਰ ਪਾਰਟੀ ਅਤੇ 
ਅਜ਼ਾਦ ਹਿੰਦ ਫ਼ੌਜ ਵਿਚ ਸ਼ਾਮਿਲ ਰਹੇ। ; 

ਸ.ਮੇਜਾ ਸਿੰਘ ਦੇ ਪਿਤਾ ਸ. ਬੁੱਧ ਸਿੰਘ ਅਤੇ ਭਰਾ ਸ. ਹਰੀ ਸਿੰਘ ਸਨ। ਅੰਗ੍ਜ਼ਾਂ ਵੱਲੋਂ ਸ. ਮੇਜਾ ਸਿੰਘ ਨੂੰ 
ਵੇਖਦਿਆਂ ਗੋਲੀ ਮਾਰਨ ਦਾ ਰੁਕਮ ਸੀ। ਸੈਨ 1937 ਤੋਂ 1947 ਤਕ ਆਪ ਲਾਪਤਾ ਰਹੇ। 


'ਕੁਕਾ ਐਦੋਲਨ' ਦੇ ਮਹਾਨ ਸੁਤੇਤਰਤਾ ਸੰਗਰਾਮੀ-ਨਾਮਧਾਰੀ ਸਹੀਦ / 58 


0੦0੦1 €16ਘਹੂ ।੧੦॥੧੦॥1€1610॥)&30੦11.੮੦॥॥ 


ਭਾਈ ਰਾਏ ਸਿੰਘ 
ਪਿੰਡ ਮਧੀਰ, ਬਲਾਕ ਕੋਟ ਭਾਈ, ਤਹਿਸੀਲ ਗਿੱਦੜਵਾਹਾ, ਜ਼ਿਲ੍ਹਾ ਮੁਕਤਸਰ 


ਭਾਈ ਰਾਏ ਸਿੰਘ ਪਿੰਡ ਮਧੀਰ ਹੁਣ ਬਲਾਕ ਕੋਟ ਭਾਈ, ਤਹਿਸੀਲ ਗਿੱਦੜਵਾਹਾ, ਜ਼ਿਲ੍ਹਾ ਮੁਕਤਸਰ ਨੂੰ ਸੀ 
ਸਤਿਗੁਰੂ ਜੀ ਨੇ ਸੈਨ 1858 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲੀ ਸਿੱਖ ਦੀ ਰਹਿਤ ਮਰਿਯਾਦਾ ਦੀ ਰੀਤ 
ਅਤੇ ਲੰਗਰ ਦੀ ਮਰਿਯਾਦਾ ਕੁਝ ਦਿਨ ਉਥੇ ਰਹਿ ਕੇ , ਲਿਆਉਣ ਹਜੂਰ ਸਾਹਿਬ ਭੇਜਿਆ ਸੀ। ਰਸਤੇ ਵਿਚ ਮੱਧ 
ਪ੍ਰਦੇਸ਼ ਦੇ ਭਿਆਨਕ ਜੈਗਲ ਲੰਘਣ ਸਮੇਂ ਇਕ ਹੋਰ ਸਾਥੀ ਵੀ ਉਹਨਾਂ ਨਾਲ ਰਲ ਗਿਆ। ਰਾਤ ਸ਼ੇਰ ਦੇ ਡਰ 
ਕਾਰਨ ਭਾਈ ਰਾਏ ਸਿੰਘ ਨੇ ਚੌਕੀ ਵਿਚ ਰਹਿਣਾ ਚਾਹਿਆ ਪ੍ਰੰਤੂ ਨਾਲ ਦੇ ਸਾਥੀ ਨੇ ਕਿਹਾ ਕਿ ਤੂੰ ਸਿੱਖ ਹੋ ਕੇ 
ਸ਼ੇਰ ਤੋਂ ਡਰਦਾ ਹੈਂ। ਸੋ ਉਨ੍ਹਾਂ ਦੋਹਾਂ ਨੇ ਜੈਗਲ ਵਿਚ ਡੇਰਾ ਕਰ ਲਿਆ। ਰਾਤ ਸ਼ੇਰ ਆ ਪਿਆ ਅਤੇ ਭਾਈ ਰਾਏ 
ਸਿੰਘ ਦੇ ਸਾਥੀ ਨੂੰ ਮਾਰ ਦਿੱਤਾ। ਭਾਈ ਜੀ ਨੇ ਇਕ ਮਨ ਚਿੱਤ ਹੋ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ 'ਤੇ ਅਰਦਾਸ 
ਕੀਤੀ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਉਸ ਵੇਲੇ ਘੋੜੀ 'ਤੇ ਸਵਾਰ ਪਵਨ ਰੂਪ ਹੋ ਉਸ ਥਾਂ ਪਹੁੰਚੇ ਅਤੇ ਆਪਣੇ 
ਸਿੱਖ ਦੀ ਰੱਖਿਆ ਕੀਤੀ। 


ਬਾਬਾ ਸੌਤਾ ਸਿੰਘ ਜੀ - ਪਿੰਡ ਖਿਆਲੇ (ਮਾਝੇ) ਨੇ ਪਾਬੰਦੀ ਕੁਝ ਢਿੱਲੀ ਹੋਣ 'ਤੇ ਇਕੱਤਰ ਸੌ ਪਾਠ ਕਰਵਾਏ 
ਤੇ ਡੇਢ ਮਣ ਘਿਓ ਦਾ ਹਵਨ ਕਰਵਾਇਆ ਤਾਂ ਉਨ੍ਹਾਂ ਨੂੰ ਪੈਜ ਸਾਲ ਦੀ ਕੈਦ ਭੁਗਤਣੀ ਪਈ। ਚੰਡੀ ਦੀ ਵਾਰ 
ਦਾ ਪਾਠ ਕਰਨ ਵਾਲਿਆਂ 'ਤੇ ਵੀ ਸਰਕਾਰ ਕਰੜੀ ਨਜ਼ਰ ਰੱਖਦੀ ਸੀ। 

ਸ. ਹੀਰਾ ਸਿੰਘ ਸਢੌਰ, ਸੰਤ ਬੀਰ ਸਿੰਘ ਖਟੜਾ, ਸ. ਕਾਲਾ ਸਿੰਘ ਮਸਤਾਨਾ, ਸ. ਜੈਮਲ ਸਿੰਘ, ਸ. ਦਰਬ- 
"ਰਾ ਸਿੰਘ ਪਿੰਡ ਕਿਲ੍ਹਾ ਰਾਏਪੁਰ, ਸ. ਵਸਾਵਾ ਸਿੰਘ ਤੇ ਸ. ਲਾਲ ਸਿੰਘ ਪਿੰਡ ਸਿਆੜ, ਬਾਬਾ ਚੂੜ ਸਿੰਘ ਤੇ 
ਉੱਤਮ ਸਿੰਘ ਪਿੰਡ ਰਾਏਪੁਰ ਜ਼ਿਲ੍ਹਾ ਲੁਧਿਆਣਾ, ਸ. ਨਰਾਇਣ ਸਿੰਘ ਰੋਡਿਆਂ ਵਾਲੇ, ਸ. ਮਹਿਤਾਬ ਸਿੰਘ 
ਲੋਹਗੜ੍ਹ, ਸ. ਗੰਡਾ ਸਿੰਘ ਪਿੰਡ ਖ਼ਿਆਲਾ ਐਮ੍ਰਿਤਸਰ, ਸੈਤ ਨਰਾਤਾ ਸਿੰਘ ਮਿੰਟਗੁਮਰੀ, ਮਹੌਤ ਕੇਸਰ ਸਿੰਘ ਪਿੰਡ 
ਮਾਂਗਾ ਲਾਹੌਰ, ਸੂਬਾ ਦੇਵਾ ਸਿੰਘ, ਸੈਤ ਹਰਨਾਮ ਸਿੰਘ ਤੇ ਸੇਠ ਜੀਤ ਸਿੰਘ ਲਾਹੌਰ, ਗੱਲ ਕੀ ਅਣਗਿਣਤ 
ਨਾਮਧਾਰੀ ਸਿੱਖਾਂ ਨੂੰ ਪਾਠ ਕਰਨ, ਭਜਨ ਦੱਸਣ, ਗੁਰਪੂਰਥ ਮਨਾਉਣ, ਸਿੱਖਾਂ ਨੂੰ ਪ੍ਸ਼ਾਦਾ ਛਕਾਉਣ ਆਦਿ 
ਬਾਗ਼ੀਆਨਾਂ ਹਰਕਤਾਂ ਕਰਨ ਕਾਰਣ, ਐਗ੍ਰੇਜ਼ ਹਕੂਮਤ ਵੱਲੋਂ ਜੇਲ੍ਹਾਂ 'ਚ ਭੇਜਿਆ ਗਿਆ, ਜ਼ੁਰਮਾਨੇ ਲਾਏ ਗਏ, 
ਤਸੀਹੇ ਦਿੱਤੇ ਗਏ। ਨ 

ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਭਰਾਵਾਂ - ਮਹਾਰਾਜ ਨਿਹਾਲ ਸਿੰਘ ਤੇ ਮਹਾਰਾਜ ਗੁਰਦਿਆਲ ਸਿੰਘ 
ਨੇ ਦੇਸ਼ ਭਗਤੀ ਦੇ ਜੁਰਮ ਸਦਕਾ ਜੇਲ੍ਹਾਂ ਕੱਟੀਆਂ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਮਾਤਾ, ਮਾਤਾ ਜੀਵਨ ਕੌਰ 
ਜੀ ਨੂੰ ਐਗ੍ਰਜ਼ ਸਰਕਾਰ ਥਾਣਿਓਂ' ਥਾਣੇ ਲਿਜਾਂਦੀ ਰਹੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਿੱਖਾਂ ਵਿਚੋਂ ਸੈਤ 
ਮੈਗਲ ਸਿੰਘ ਅਰਸ਼ੀ ਫਰਿਸ਼ਤਾ ਨੇ ਸਭ ਤੋਂ ਲੰਮਾ ਸਮਾਂ ਜੇਲ੍ਹ ਵਿਚ ਕੱਟਿਆ। ਕਾਂਗਰਸ ਦੇ ਮੋਰਚਾ ਡਿਕਟੇਟਰ ਪੈਡਤ 
ਮਨਸਾ ਸਿੰਘ ਜੀ ਨੇ ਵੀ ਜੇਲ੍ਹ ਕੱਟੀ। ਸਤ ਇੰਦਰ ਸਿੰਘ ਚੱਕਰਵਰਤੀ ਦੇ ਔਗ੍ਰੇਜ਼ ਸਰਕਾਰ ਵਿਰੋਧੀ ਇਕ ਲੇਖ 
ਨਾਮਧਾਰੀਆਂ ਦੇ ਅਖਬਾਰ 'ਸਤਿਜੁਗ' ਦੇ ਬਸੈਤ ਐਕ ਵਿਚ ਛਪਣ ਕਾਰਨ, ਇਸ ਐਕ ਵਾਲੇ ਮੈਗਜ਼ੀਨ 
“ਸਤਿਜੁਗ' ਨੂੰ ਸਰਕਾਰ ਵੱਲੋਂ ਜ਼ਬਤ ਕਰ ਲਿਆ ਗਿਆ ਤੇ ਚੱਕਰਵਰਤੀ ਜੀ ਨੂੰ ਲੰਮਾ ਸਮਾਂ 008 (9੦000 
ਰਹਿਣਾ ਪਿਆ। ਸ. ਪ੍ਰੀਤਮ ਸਿੰਘ ਪੰਛੀ ਜੋ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਸੁਤੌਤਰਤਾ ਸੈਗਰਾਮੀ ਸਨ, ਨੇ ਕਈ 
ਵਾਰ ਜੇਲ੍ਹ ਕੱਟੀ। ਇਕ ਵਾਰ ਕਿਸਾਨ ਮੋਰਚੇ ਵਿਚ ਜੇਲ੍ਹ ਕੱਟੀ, ਇਕ ਵਾਰ ਲਾਹੌਰ ਵਿਖੇ ਥਾਗ਼ੀਆਨਾ ਭਾਸ਼ਨ 
ਦੇਣ ਕਾਰਣ ਜੇਲ੍ਹ 'ਚ ਗਏ। ਆਪ ਇਨਕਲਾਬੀ ਵਿਚਾਰਾਂ ਦੇ ਮਾਲਕ ਸਨ। ਸ. ਨਿਧਾਨ ਸਿੰਘ ਆਲਮ, ਪੈ. ਅਨੋਖ 
ਸਿੰਘ, ਸ. ਬੁੱਢਾ ਸਿੰਘ, ਸ. ਮੁਨਸ਼ਾ ਸਿੰਘ ਦੁਖੀ, ਦਿੱਲੀ ਦੇ ਜਥੇਦਾਰ ਸੁਰੈਣ ਸਿੰਘ ਅਤੇ ਡਾ. ਧਿਆਨ ਸਿੰਘ 
ਆਦਿ ਕਈਆਂ ਨੇ ਜੇਲ੍ਹਾਂ `ਚ ਲੰਮਾ ਸਮਾਂ ਬਿਤਾਇਆ। 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਬ਼ਹੀਚ / 59 


੦੦0੦1 €16ਘਹੂ ।੧੦੧੦॥1€161੮॥0&340੦11.੮੦॥॥ 


ਵਿਦੇਸ਼ਾਂ ਨਾਲ ਸੈਪਰਕ ਰੱਖਣ ਵਾਲੇ ਨਾਮਧਾਰੀ ਸਿੱਖ 


ਸਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਗਵਨ ਮਗਰੋਂ ਲੰਮਾ ਸਮਾਂ ਨਾਮਧਾਰੀ ਸੋਗਤ ਨੂੰ ਪਤਾ ਹੀ ਨਾ ਲੱਗਾ 
ਕਿ ਸਤਿਗੁਰਾਂ ਨੂੰ ਐਗ੍ਰੇਜ਼ ਹਕੂਮਤ ਨੇ ਕਿੱਥੇ ਰੱਖਿਆ ਹੋਇਆ ਹੈ। ਮਿਸਟਰ ਬਾਰਬਟਨ ਦੀ ਮੇਮ ਤੋਂ' ਜਦੋਂ ਭਾਈ 
ਦਰਬਾਰਾ ਸਿੰਘ ਨੂੰ ਸਤਿਗੁਰਾਂ ਬਾਰੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਰੈਗੂਨ (ਬਰਮਾ) ਵਿਖੇ, ਜਿੱਥੇ ਬਾਦਸ਼ਾਹ ਬਹਾਦਰ 
ਸ਼ਾਹ ਨੂੰ ਕੈਦ ਰੱਖਿਆ ਗਿਆ ਸੀ, ਉਸ ਥਾਂ ਇਕ ਰਾਜਸੀ ਕੈਦੀ ਵਜੋਂ ਰੱਖਿਆ ਹੋਇਆ ਹੈ ਤਾਂ ਸਤਿਗੁਰੂ ਦੇ 
ਸਿੱਖ ਜਾਨ ਹਥੇਲੀ 'ਤੇ ਰੱਖ ਸਤਿਗੁਰਾਂ ਦੇ ਦਰਸ਼ਨ ਕਰਨ ਬਰਮਾ ਜਾਂਦੇ ਰਹੇ। 

ਇਕ ਲੰਮੀ ਲਿਸਟ ਹੈ ਉਨ੍ਹਾਂ ਨਾਮਧਾਰੀ ਸਿੱਖਾਂ ਦੀ ਜਿਹੜੇ ਬੜੀਆਂ ਤਕਲੀਫਾਂ ਸਹਿ ਕੇ, ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦੇ ਦਰਸ਼ਨ ਕਰਨ ਰੈਗੂਨ ਤੇ ਫਿਰ ਮਰਗੋਈ (ਬਰਮਾ) ਜਾਂਦੇ ਰਹੇ। 

ਬਾਬਾ ਦਰਬਾਰਾ ਸਿੰਘ - ਸਤ ਤੋਂ ਪਹਿਲਾ ਬਾਬਾ ਦਰਬਾਰਾ ਸਿੰਘ ਪਿੰਡ ਕਿਲ੍ਹਾ ਰਾਏਪੁਰ ਜ਼ਿਲ੍ਹਾ ਲੁਧਿਆਣਾ, 
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰਨ ਰੈਗੂਨ ਗਏ। ਆਪ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪਾਸੋਂ ਉਹ 
ਲਿਖਤੀ ਹੁਕਮਨਾਮਾਂ ਲੈ ਕੇ ਆਏ ਜਿਸ ਵਿਚ ਸ੍ਰੀ ਸਤਿਗੁਰੂ ਜੀ ਨੇ ਆਪਣੇ ਛੋਟੇ ਭਰਾ ਬੁੱਧ ਸਿੰਘ ਜੀ ਬਾਰੇ 
ਲਿਖਿਆ ਸੀ, “ਇਸ ਦਾ ਨਾਉਂ ਅੱਜ ਤੋਂ ਹਰੀ ਸਿੰਘ ਰੱਖਿਆ ਹੈ, ਔਰ ਇਸਨੂੰ ਸਿਰ-ਕਰਤਾ ਜਾਨਣਾ, ਮੇਰੇ ਧੱਕੇ 
ਰੋਏ ਨੂੰ ਇਹ ਬਖ਼ਸ਼ ਲਵੇਗਾ, ਇਹਦੇ ਧੱਕੇ ਹੋਏ ਨੂੰ ਮੈਂ ਨਹੀਂ ਬਖ਼ਸ਼ਾਂਗਾ। ” 

ਕਈ ਸਿੱਖ ਅਨੇਕ ਮੁਸੀਬਤਾਂ ਝੱਲਦਿਆਂ, ਰੂਸ ਤੋਂ ਆਈ ਚਿੱਠੀ ਨੂੰ ਭਾਰਤ ਤੋਂ ਸ੍ਰੀ ਸਤਿਗੁਰੂ ਹਰੀ ਸਿੰਘ 
ਜੀ ਪਾਸੋਂ ਲੈ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਕੋਲ ਰਗੂਨ ਤੇ ਮਰਗੋਈ ਪਹੁੰਚਾਉਣ ਲਈ ਤੇ ਫੇਰ ਉਧਰੋਂ ਹੁਕਮਨਾਮੇ 
ਲਿਆਉਣ ਲਈ ਕੜੀ ਦਾ ਕੌਮ ਕਰਦੇ ਰਹੇ। ਇਨ੍ਹਾਂ ਆਉਣ ਜਾਣ ਵਾਲੇ ਕੂਕਿਆਂ ਦਾ ਡੇਰਾ ਅਕਸਰ ਸ. ਸ਼ਾਮ 
ਸਿੰਘ ਸਰਹਾਲੀ ਦੇ ਘਰ ਹੁੰਦਾ ਸੀ। 

ਸ. ਸ਼ਾਮ ਸਿੰਘ ਸੰਧੂ ਤੇ ਉਨ੍ਹਾਂ ਦੇ ਪੁੱਤਰ ਜਿਉਣ ਸਿੰਘ, ਕਿਸ਼ਨ ਸਿੰਘ ਤੇ ਮੀਹਾਂ ਸਿੰਘ - ਸਰਹਾਲੀ ਪਿੰਡ. 
(ਪਿੰਡ ਚੱਕ ਸਰਹਾਲੀ, ਹੁਣ ਬਲਾਕ ਤੇ ਤਹਿਸੀਲ ਚੋਹਲਾ ਸਾਹਿਬ, ਜ਼ਿਲ੍ਹਾ ਤਰਨਤਾਰਨ) ਦੇ ਮੁੱਖੀ, ਪ੍ਰਸਿੱਧ ਕੂਕਾ 
ਸ. ਸ਼ਾਮ ਸਿੰਘ ਜਿਮੀਂਦਾਰ ਅਤੇ ਉਨ੍ਹਾਂ ਦੇ ਤਿੰਨ ਪੁੱਤਰ ਜਿਊਣ ਸਿੰਘ, ਕਿਸ਼ਨ ਸਿੰਘ ਅਤੇ ਮੀਹਾਂ ਸਿੰਘ, ਇਕੋਂ 
ਸਰਹਾਲੀ ਪਰਿਵਾਰ ਦੇ ਚਾਰ ਜਣੇ, ਰੌਗੂਨ ਵਾਲੇ ਸ਼ਾਹੀ ਬੰਗਲੇ ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ 
ਕਰ ਕੇ ਆਏ। ਸੋ ਪੋਜਾਬ ਵਿਚ ਜੇ ਕਿਸੇ ਇਕ ਪਰਿਵਾਰ ਪਾਸ, ਗਿਣਤੀ ਦੇ ਪੱਖੋਂ ਸਭ ਤੋਂ ਵੱਧ ਹੁਕਮਨਾਮੇ ਆਏ 
ਹਨ ਤਾਂ ਇਹ ਸਰਹਾਲੀ ਪਰਿਵਾਰ ਹੀ ਸੀ। 

ਸ.ਮੀਹਾਂ ਸਿੰਘ - ਸ. ਮੀਹਾਂ ਸਿੰਘ ਦਾ ਜਨਮ ਸੈਨ 1854 ਵਿਚ ਪਿੰਡ ਸਰਹਾਲੀ ਵਿਖੇ ਸ. ਸ਼ਾਮ ਸਿੰਘ ਦੇ 
ਘਰ ਹੋਇਆ। ਆਪ ਨੇ ਤਿੰਨ ਵਾਰ ਰੈਗੂਨ ਅਤੇ ਮਰਗੋਈ (ਬਰਮਾ) ਵਿਚ ਜਾ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ 
ਦਰਸ਼ਨ ਕੀਤੇ ਸਨ। ਰੂਸੀ ਹਾਕਮਾਂ ਵੱਲੋਂ ਸ੍ਰੀ ਸਤਿਗੁਰੂ ਜੀ ਦੇ ਨਾਮ ਇਤਿਹਾਸਕ ਪੱਤਰ, ਜਨਵਰੀ 1882 ਵਿਚ 


'ਫ਼ੁਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 60 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਸ. ਮੀਹਾਂ ਸਿੰਘ ਨੇ ਮਰਗੋਈ ਟਾਪੂ ਵਿਖੇ ਮੌਤ ਦੀ ਪਰਵਾਹ ਨਾ ਕਰਦਿਆਂ, ਬੰਗਲੇ ਦੇ ਐਦਰ ਟੱਪ ਕੇ ਜਾ 
ਪਹੁੰਚਾਇਆ ਸੀ। 

ਸ. ਮੀਹਾਂ ਸਿੰਘ ਨੇ ਕੁਝ ਸਮਾਂ ਹਾਂਗਕਾਂਗ ਪੁਲਿਸ ਵਿਚ ਨੌਕਰੀ ਕੀਤੀ ਹੋਈ ਸੀ। ਸੋ ਹਾਂਗਕਾਂਗ ਪੁਲਿਸ ਦੀ 
ਵਰਦੀ ਪਾ ਕੇ ਆਪ ਬਿਨ੍ਹਾਂ ਕਿਸੇ ਰੁਕਾਵਟ ਰੋਗੂਨ ਪਹੌਚ ਗਏ। ਆਪ ਐਗ੍ਰੇਜ਼ੀ ਜਾਣਦੇ ਸਨ ਪਰ ਆਪ ਨੂੰ ਉੱਥੇ 
ਸ੍ਰੀ ਸਤਿਗੁਰੂ ਜੀ ਬਾਰੇ ਕੁਝ ਪਤਾ ਨਾ ਲੱਗਾ। ਫੇਰ ਆਪ ਮੌਲਮੀਨ (ਬਰਮਾ) ਸੂਬਿਆਂ ਕੋਲ ਗਏ। ਉਥੋਂ ਆਪ ਨੂੰ 
ਪਤਾ ਲੱਗਾ ਕਿ ਸ੍ਰੀ ਸਤਿਗੁਰੂ ਜੀ ਮਰਗੋਈ ਟਾਪੂ (ਬਰਮਾ) ਦੇ ਬੈਗਲੇ ਵਿਚ ਹਨ। ਆਪ ਉੱਥੇ ਗਏ। ਬੈਗਲੇ ਦੇ 
ਚਾਰੋ ਪਾਸੇ, ਕੀਬ 27 ਵੁੱਟ ਥਾਂ ਛੱਡ ਕੇ ਸੁਰੱਖਿਆ ਲਈ 8 ਫੁੱਟ 6 ਇੰਚ ਉੱਚਾ ਜੈਗਲਾ ਲੱਗਿਆ ਹੋਇਆ ਸੀ 
ਅਤੇ ਜੈਗਲੇ ਤੋਂ ਅੱਗੇ 5 ਫੁੱਟ ਚੌੜੀ ਖਾਈ ਸੀ। ਖਾਈ ਤੋਂ ਬਾਅਦ ਪਹਿਰੇ ਲਈ ਸੈਤਰੀਆਂ ਦੇ ਤੁਰਨ ਫਿਰਨ ਲਈ 
ਥੋੜ੍ਹੀ ਥਾਂ ਛੱਡ ਕੇ, ਚਾਰੋਂ ਪਾਸੇ ਉੱਚੀ ਕੈਧ ਕੀਤੀ ਹੋਈ ਸੀ। ਇਸ ਦੇ ਚਾਰੇ ਕੋਨਿਆਂ ਵਿਚ ਸੈਤਰੀਆਂ ਦੀਆਂ ਹੱਟਾਂ 
(ਸ੦੩) ਬਣੀਆਂ ਹੋਈਆਂ ਸਨ। ਸ. ਮੀਹਾਂ ਸਿੰਘ ਨੇ ਸੋਚਿਆ ਕਿ ਸ੍ਰੀ ਸਤਿਗੁਰੂ ਜੀ ਤੱਕ ਪਹੁੰਚਣ ਲਈ ਬੰਗਲੇ 
ਵਿਚ ਕੁੱਦਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ। ਸੋ ਮਰਗੋਈ ਪਹੁੰਚ ਕੇ ਆਪ ਨੇ ਪਹਿਰੇਦਾਰਾਂ ਦੀਆਂ ਗੋਲੀਆਂ 
ਤੋਂ ਨਾ ਡਰਦੇ ਹੋਇਆਂ, ਬੜੀ ਦਲੇਰੀ ਨਾਲ ਬੈਗਲੇ ਦਾ ਜੈਗਲਾ ਟੱਪ ਕੇ,ਇਕ ਸੋਟੀ ਦੇ ਸਹਾਰੇ ਪਾਣੀ ਵਾਲੀ ਡੂੰਘੀ 
ਖਾਈ ਛਾਲ ਮਾਰ ਕੇ ਪਾਰ ਕੀਤੀ। ਫਿਰ ਸੈਤਰੀ ਤੋਂ ਅੱਖ ਬਚਾ ਕੇ ਬੈਗਲੇ ਐਦਰ ਜਾ ਪਹੁੰਚੇ ਅਤੇ ਰੂਸੀ ਹਾਕਮਾਂ 
ਦਾ ਭੇਜਿਆ ਮਹੱਤਵਪੂਰਨ ਪੱਤਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਦੇ ਦਿੱਤਾ ਭਾਵੇਂ ਸ. ਮੀਹਾਂ ਸਿੰਘ ਆਪ ਉਸੇ 
ਰਾਤ ਬੈਗਲੇ ਵਿਚੋਂ ਫੜੇ ਗਏ। 

ਕਿਹਾ ਜਾਂਦਾ ਹੈ ਕਿ ਪੁਲਿਸ ਰਾਤ ਨੂੰ ਹੀ ਉਹਨਾਂ ਨੂੰ ਲੈਣ ਆ ਗਈ ਸੀ ਪਰ ਸ੍ਰੀ ਸਤਿਗੁਰੂ ਜੀ ਨੇ ਕਿਹਾ ਕਿ 
'ਅੱਜ ਦੀ ਰਾਤ ਕੋਈ ਵੀ ਤਾਕਤ ਮੈਨੂੰ ਮੀਹਾਂ ਸਿੰਘ ਤੋਂ ਅੱਡ ਨਹੀਂ ਕਰ ਸਕਦੀ। ਜ਼ਾਮਨੀ ਵਜੋਂ ਨਾਨੂੰ ਸਿੰਘ ਨੂੰ 
ਲਿਜਾ ਸਕਦੇ ਹੋ। ਸਵੇਰੇ ਤੁਹਾਨੂੰ ਮੀਹਾਂ ਸਿੰਘ ਦੇ ਦਿਆਂਗੇ।' ਇਸ ਤੋਂ ਪਹਿਲਾ ਮੀਹਾਂ ਸਿੰਘ ਦੋ ਵੇਰ ਰੈਗੂਨ ਦਰਸ਼ਨ 
ਕਰ ਗਏ ਸਨ। ਇਹ ਇਨ੍ਹਾਂ ਦਾ ਬਰਮਾ ਵਿਚ ਤੀਜਾ ਤੇ ਮਰਗੋਈ ਵਿਚ ਗੁਰੂ ਦਰਸ਼ਨਾਂ ਹਿਤ ਪਹਿਲਾ ਫੇਰਾ ਸੀ। 
ਸੌ ਦੇ ਕਰੀਬ ਨਾਮਧਾਰੀ ਸਿੱਖ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨਾਂ ਲਈ ਬਰਮਾਂ ਗਏ ਸਨ। ਪਰ ਗੋਲੀ ਦੀ 
ਪਰਵਾਹ ਕੀਤੇ ਬਿਨਾਂ ਸਤਿਗੁਰੂ ਜੀ ਦੀ ਚਰਨ ਛੁਹ ਮਾਨਣ ਦਾ ਸੁਭਾਗ ਸਿਰਫ਼ ਸ. ਮੀਹਾਂ ਸਿੰਘ ਨੂੰ ਪ੍ਰਾਪਤ 
ਹੋਇਆ। 

ਹੁਕਮ ਅਦੂਲੀ ਦਾ ਮੁਕੱਦਮਾ ਚਲਾ ਕੇ ਸ. ਮੀਹਾਂ ਸਿੰਘ ਨੂੰ ਕੁਝ ਸਮੇਂ ਲਈ ਜੇਲ੍ਹ ਵਿਚ ਡੱਕ ਦਿੱਤਾ ਗਿਆ। 
ਉੱਥੇ ਕੈਦ ਵਿਚ ਆਪ ਨੂੰ ਪੱਥਰ ਕੁੱਟਣੇ ਪਏ। ਸ. ਮੀਹਾਂ ਸਿੰਘ ਦੀ ਰੂਸ ਦੇ ਮੱਧ ਏਸ਼ੀਆਂ ਇਲਾਕੇ ਵਿਚ ਸੂਥੇ 
ਬਿਸ਼ਨ ਸਿੰਘ ਪਾਸ ਜਾਣ ਦੀਆਂ ਗੁਪਤ ਰਿਪੋਰਟਾਂ ਵੀ ਮਿਲਦੀਆਂ ਹਨ। 

ਇਸ ਸੰਧੂ ਪਰਿਵਾਰ ਵਿੱਚੋਂ ਸੋਤ ਜਗਤਾਰ ਸਿੰਘ ਪਨਿਹਾਰੀ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਪੁੱਤਰੀ 
ਬੀਬਾ ਸਾਹਿਬ ਕੌਰ ਦੇ ਪਤੀ ਹਨ। ਸ. ਸ਼ਾਮ ਸਿੰਘ ਸਰਹਾਲੀ ਦੇ ਪੁੱਤਰ ਸ. ਜਿਉਣ ਸਿੰਘ ਦੇ ਪੁੱਤਰ ਸ. ਸੁਰਜਣ 
ਸਿੰਘ ਦੇ ਪੁੱਤਰ ਸ. ਮਹਿੰਦਰ ਸਿੰਘ ਪਨਿਹਾਰੀ ਦੇ ਪੁੱਤਰ ਸੈਤ ਜਗਤਾਰ ਸਿੰਘ ਹਨ। 

ਬਾਬਾ ਗੁਰਚਰਨ ਸਿੰਘ - ਸਪੁੱਤਰ ਸ. ਅਤਰ ਸਿੰਘ ਵਿਰਕ ਪਿੰਡ ਚੱਕ ਪੁਰਾਣਾ (ਚੱਕ ਰਾਮਦਾਸ) 
ਸਿਆਲਕੋਟ ਦੇ ਸਨ। ਆਪ, ਸ੍ਰੀ ਸਤਿਗੁਰੂ ਰਾਮ ਜੀ ਨਾਲ ਕੁਝ ਸਮਾਂ ਕੰਵਰ ਨੌਨਿਹਾਲ ਸਿੰਘ ਵਾਲੀ ਰਜ਼ਮੈਂਟ 
ਵਿਚ ਵੀ ਰਹਿ ਚੁੱਕੇ ਸਨ। ਕੂਕਾ ਐਦੋਲਨ ਵਿਚ ਸ਼ਾਮਲ ਹੋਣ ਤੋਂ ਬਾਅਦ ਆਪ ਵਿਦੇਸ਼ੀ ਮਿਸ਼ਨ ਵਿਚ ਸਰਗਰਮ 
ਹੋਏ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਆਪ ਨੂੰ ਮਹੈਤ ਦੀ ਪਦਵੀ ਨਾਲ ਨਿਵਾਜਿਆ। 


'ਗੁਥਾ ਐਦੋਲਨ' ਦੇ ਮਹਾਨ ਸ਼ਰੰਤਰਤਾ ਸੰਗਰਾਮੀ-ਨਾਮਧਾਰੀ ਬ਼ਹੀਦ “6 


੦੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਰੈਗੂਨ ਕੈਦ ਕੀਤੇ ਜਾਣ ਸਮੇਂ ਮਹੇਤ ਬਾਬਾ ਗੁਰਚਰਨ ਸਿੰਘ ਕੂਕਾ-ਰੂਸ 
ਸੋਬੋਧਾਂ ਨੂੰ ਹੋਰ ਪਕੇਰਾ ਕਰਦੇ ਰਹੇ। ਆਪ ਸਮਰਕੰਦ ਰਾਹੀਂ ਰੂਸ ਜਾ ਪਹੰਚੇ। ਆਪ ਦਾ ਰੂਸ ਜਾਣ ਦਾ ਮਕਸਦ ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਦੇ ਪੱਤਰ, ਰੂਸੀ ਹਾਕਮਾਂ ਤੱਕ ਪੁਚਾ ਕੇ, ਸਮੁੱਚੇ 
ਨਾਮਧਾਰੀ ਪੈਥ ਵੱਲੋਂ ਰੂਸੀਆਂ ਦੀ ਇਮਦਾਦ ਦਾ ਭਰੋਸਾ ਦੇ ਕੇ, ਉਨ੍ਹਾਂ ਦੇ ਸੈਨਿਕ ਬਲ ਨਾਲ ਇਥੋਂ ਐਗ੍ਜ਼ਾਂ ਦਾ 
ਬਿਸਤਰਾ ਗੋਲ ਕਰਨਾ ਸੀ। 

ਕੂਕਾ ਐਦੋਲਨ- ਕੁਝ ਚੋਣਵੇਂ ਲੇਖ ਸੈਪਾਦਕ ਡਾ. ਅਮਰ ਭਾਰਤੀ-ਦਿੱਲੀ-1967 ਵਿਚ ਛਪੇ ਆਪਣੇ ਲੇਖ 
ਵਿਚ ਸਰੀ ਪੀ. ਸੀ. ਰਾਏ ਲਿਖਦੇ ਹਨ, “ਐਗ੍ਰੇਜ਼ ਤੇ ਅਫ਼ਗਾਨ ਹਾਕਮਾਂ ਦੀ ਸਾਵਧਾਨ ਨਜ਼ਰ ਤੋਂ ਬਚ ਕੇ ਜੈਗ 
ਨਾਲ ਤਬਾਹ ਹੋਏ ਦੇਸ਼ ਦੇ ਵਿਚੋਂ ਲੰਘ ਕੇ ਜਾਣ ਲਈ ਖਾਸ ਕਿਸਮ ਦੀ ਦਲੇਰੀ ਤੇ ਬੁੱਧੀਮਤਾ ਦੀ ਲੋੜ ਸੀ। ਕੂਕਾ 
ਐਦੋਲਨ ਦੇ ਐਤਿਮ ਅਧਿਆਏ ਦੇ ਨਾਇਕ ਬਾਬਾ ਗੁਰਚਰਨ ਸਿੰਘ ਨੇ ਆਪਣਾ ਸਿਰ ਤਲੀ ਤੇ ਧਰ ਕੇ ਇਹ ਵੱਡੀ 
ਜ਼ਿੰਮੇਵਾਰੀ ਸੈਭਾਲ ਲਈ।......” 

ਪੋਜਾਬ ਸਰਕਾਰ ਸਮਝਦੀ ਸੀ ਕਿ ਬਾਬਾ ਗੁਰਚਰਨ ਸਿੰਘ ਕੂਕਿਆਂ ਨਾਲ ਅਟੁੱਟ ਬੈਧਨ ਵਿਚ ਬੱਝਾ ਹੋਇਆ 
ਹੈ। ਉਹ ਜ਼ਿੰਦਗੀ ਭਰ ਕੂਕਾ ਮਹੈਤ ਰਹੇਗਾ। ਉਹ ਸਾਡਾ ਜਿੰਨਾ ਨੁਕਸਾਨ ਕਰ ਸਕਦਾ ਹੈ ਜ਼ਰੂਰ ਕਰੇਗਾ। ਜੇ ਅਸੀਂ 
ਇਹ ਸਾਜਿਸ਼ ਨਾਕਾਮ ਕਰਨੀ ਚਾਹੁੰਦੇ ਹਾਂ ਤਾਂ ਗੁਰਚਰਨ ਸਿੰਘ ਨੂੰ ਉਮਰ ਕੈਦ ਰੱਖਣ ਤੋਂ ਬਿਨਾ ਹੋਰ ਕੋਈ ਚਾਰਾ 
ਨਹੀਂ। ਇਸੇ ਕਰਕੇ ਮਹੋਤ ਗੁਰਚਰਨ ਸਿੰਘ ਜੀ ਨੂੰ ਮੁਲਤਾਨ ਵਿਚ ਲੰਮੀ ਨਜ਼ਰਬੈਦੀ ਕੱਟਣੀ ਪਈ। ਇਕ ਹੋਰ ਥਾਂ 
“ਤੇ ਸਰਕਾਰੀ ਰਿਕਾਰਡ ਇਉਂ ਬੋਲਦਾ ਹੈ- 

“ਇਹ ਗੱਲ ਯਕੀਨ ਨਾਲ ਆਖੀ ਜਾ ਸਕਦੀ ਹੈ ਕਿ ਗੁਰਚਰਨ ਸਿੰਘ ਭਾਰਤ ਸਰਕਾਰ ਦਾ ਦੁਸ਼ਮਣ ਹੈ। 
ਬਿਰਧ ਹੋਣ ਦੇ ਬਾਵਜੂਦ ਉਸ ਦੇ ਸਰੀਰ ਵਿਚ ਬਹੁਤ ਤਾਕਤ ਹੈ ਅਤੇ ਉਹ ਵੱਧ ਤੋਂ ਵੱਧ ਕਸ਼ਟ ਸਹਿ ਸਕਦਾ ਹੈ। 
ਉਹ ਇਕ ਸਿੱਖ ਸੈਨਿਕ ਦਾ ਸੁੰਦਰ ਨਮੂਨਾ ਹੈ। ਉਸ ਦਾ ਸਰੀਰ ਕਾਨੇ ਵਰਗਾ ਸਿੱਧਾ ਹੈ।” 

ਸ੍ਰੀ ਪੀ. ਸੀ. ਰਾਏ ਲਿਖਦੇ ਹਨ, “ਗੁਲਾਮੀ ਤੋਂ ਅਜ਼ਾਦੀ ਦੀ ਆਸ਼ਾ ਵਿਚ, ਬਾਬਾ ਗੁਰਚਰਨ ਸਿੰਘ ਨੇ ਜਿਨ੍ਹਾਂ 
ਰਾਹਾਂ ਤੋਂ ਭਾਰਤ ਦੀ ਸਰਹੱਦ ਪਾਰ ਕੀਤੀ- ਵੀਹਵੀਂ ਸਦੀ ਵਿਚ ਨੇਤਾ ਜੀ ਸੁਭਾਸ਼ ਚੰਦਰ ਵੀ ਉਨ੍ਹਾਂ ਰਾਹਾਂ ਥਾਣੀਂ 
ਹੀ ਗਏ ਸਨ। ਆਜ਼ਾਦੀ ਦੀ ਲੜਾਈ ਵਿਚ ਬਦੇਸ਼ੀ ਸ਼ਕਤੀ ਦੀ ਸਹਾਇਤਾ ਹਾਸਲ ਕਰਨ ਦੀ ਆਸ ਨੇ, ਸਿਰਫ 
'ਅਪ੍ਰਸਿੱਧ ਗੁਰਚਰਨ ਸਿੰਘ ਨੂੰ ਹੀ ਪਰਭਾਵਤ ਨਹੀਂ ਕੀਤਾ, ਸਗੋਂ ਉਸ ਤੋਂ ਬਹੁਤ ਸਾਲ ਬਾਅਦ ਭਾਰਤ ਦੇ ਅਨੇਕ 
ਇਨਕਲਾਬੀਆਂ ਨੇ ਉਸੇ ਇਕੋ ਆਸ ਨਾਲ ਵਿਦੇਸ਼ੀ ਸ਼ਕਤੀਆਂ ਦੀ ਸਹਾਇਤਾ ਲਈ ਹੈ।” 

ਬਾਬਾ ਬਿਸ਼ਨ ਸਿੰਘ - ਕੂਕਾ-ਰੂਸ ਸੈਥੋਧਾਂ ਦੀ ਅਗਲੀ ਕੜੀ ਵਿਚ ਮਹੱਤਵਪੂਰਨ ਨਾਂ ਸੂਬਾ ਬਿਸ਼ਨ ਸਿੰਘ 
ਅਰੋੜਾ ਕਾਬਲ ਵਾਲੇ ਦਾ ਹੈ ਜਿਸ ਨੂੰ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਵੱਲੋਂ ਸੂਬਾ ਨਿਯੁਕਤ ਕੀਤਾ ਗਿਆ ਸੀ। 

ਬਾਬਾ ਬਿਸ਼ਨ ਸਿੰਘ ਫਾਰਸੀ, ਪਸ਼ਤੋ ਦੇ ਵਿਦਵਾਨ ਸਨ। ਆਪ ਅਫ਼ਗਾਨਿਸਤਾਨ ਦੇ ਅਮੀਰ ਸ਼ੇਰ ਅਲੀ ਨੂੰ 
ਸੈਨ 1867 ਵਿਚ ਮਿਲੇ। ਸ਼ੇਰ ਅਲੀ ਐਗਰੇਜ਼ਾਂ ਦੇ ਨਾਲ ਹੋਏ ਪਿਛਲੇ ਸਮੇਂ ਵਿਚ ਜੰਗਾਂ ਯੁੱਧਾਂ ਕਰਨ ਉਨ੍ਹਾਂ ਪ੍ਰਤੀ 
ਨਫ਼ਰਤ ਕਰਦਾ ਸੀ। ਬਾਬਾ ਬਿਸ਼ਨ ਸਿੰਘ ਨੇ ਉਸ ਨੂੰ ਮਿਲ ਕੇ ਨਾਮਧਾਰੀ ਪੌਥ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ। 
ਉਸਦੀ ਐਗ੍ਰੇਜ਼ ਸਰਕਾਰ ਵਿਰੁੱਧ ਇਸ ਕੂਕਾ ਪੋਥ ਵਿਚ ਦਿਲਚਸਪੀ ਵਧੀ ਤੇ ਉਸ ਨੇ ਆਪਣੇ ਪੁੱਤਰਾਂ ਨੂੰ ਭਾਰਤ 
ਭੇਜਿਆ। ਉਹ ਸ੍ਰੀ ਭੈਣੀ ਸਾਹਿਬ ਵੀ ਆਏ ਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਤੋਂ ਪ੍ਰਭਾਵਤ ਹੋ ਕੇ ਗਏ। ਐਗੇਜ਼ਾਂ 
ਦੇ ਸੂਹੀਏ ਨੇ ਇਸ ਦੀ ਰਿਪੋਰਟ ਭੇਜੀ। ਪਰ ਦੋਹਾਂ ਵਿਚ ਹੋਈ ਗੱਲਬਾਤ ਬਾਰੇ ਕੁਝ ਨਾਂ ਲਿਖ ਸਕਿਆ। 

ਬਾਬਾ ਕਿਸ਼ਨ ਸਿੰਘ ਰੀਥਗੜ੍ਹ - ਇਨ੍ਹਾਂ ਨੇ ਨੇਪਾਲ ਨਾਲ ਸੈਪਰਕ ਬਣਾਇਆ। ਇਹ ਨੇਪਾਲ ਦੇ ਇਕ 


ਕੂਕਾ ਐਦੋਲਨ' ਦੇ ਮਹਾਨ ਸ਼ਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 62 


੦੦0੦੧ €16ਘਹੂ ੧੦॥੧੦॥1€1610॥)&30੦11.੮੦॥॥ 


ਪੈਜਾਬੀ ਹਵਾਲਦਾਰ ਨੰਦ ਰਾਮ ਦੇ ਨੇੜੇ ਹੋ ਗਏ ਸਨ। ਉਸ ਨਾਲ ਸਾਂਝ ਵਧਾਉਂਦੇ ਇਹ ਨੇਪਾਲ ਦੇ ਪ੍ਰਧਾਨ ਮੈਤਰੀ 
ਜੈਗ ਬਹਾਦੁਰ ਨੂੰ ਵੀ ਜਾ ਮਿਲੇ। ਜੈਗ ਬਹਾਦਰ ਔਗਰੇਜ਼ਾਂ ਦੀ ਭਾਰਤ ਨੂੰ ਹੜੱਪਣ ਦੀ ਨੀਤੀ ਸਮਝਦਾ ਸੀ ਤੇ 
ਇਥੋਂ ਦੇ ਦੇਸ਼ ਭਗਤਾਂ ਨਾਲ ਹਮਦਰਦੀ ਰੱਖਦਾ ਸੀ। ਬਾਬਾ ਕਿਸ਼ਨ ਸਿੰਘ ਨੇ ਜੈਗ ਬਹਾਦਰ ਨੂੰ ਨਾਮਧਾਰੀ ਪੋਥ ਦੀ 
ਚੜਦੀ ਕਲਾ ਤੇ ਐਗ੍ਰਜ਼ਾਂ ਵਿਰੁੱਧ ਸੈਗਠਨ ਬਾਰੇ ਦੱਸਿਆ। ਜੈਗ ਬਹਾਦੁਰ ਨੇ ਕਿਸੇ ਆਗੂ ਨੂੰ ਮਿਲਣ ਦੀ ਲੋੜ 
ਸਮਝੀ ਤਾਂ ਸਰੀ ਸਤਿਗੁਰੂ ਜੀ ਦੇ ਹੁਕਮ ਨਾਲ ਸੂਬਾ ਸਾਹਿਬ ਸਿੰਘ ਤੇ ਸੂਬਾ ਕਾਹਨ ਸਿੰਘ ਨਿਹੰਗ ਆਪ ਜੀ ਵੱਲੋਂ 
ਉਸ ਨੂੰ ਮਿਲੇ ਤੇ ਵਿਸਥਾਰ ਨਾਲ ਸਤਿਗੁਰੂ ਜੀ ਦੇ ਝੰਡੇ ਹੇਠ ਲੱਖਾਂ ਕੂਕਿਆਂ ਦੀ ਮਰਯਾਦਾ ਭਾਵਨਾ ਤੇ ਨਾ- 
ਮਿਲਵਰਤਨ ਤੇ ਸੁਦੇਸ਼ੀ ਦੀ ਨੀਤੀ ਬਾਰੇ ਦੱਸਿਆ। 

ਸ. ਹੀਰਾ ਸਿੰਘ ਲੰਮੂ ਤੇ ਸ. ਤਾਰਾ ਸਿੰਘ ਕਿਲ੍ਹਾ ਰਾਏਪੁਰ - ਸੀ ਸਤਿਗੁਰੂ ਰਾਮ ਸਿੰਘ ਜੀ ਨੇ ਕਰਨਲ ਹੀਰਾ 
ਸਿੰਘ ਲੰਮੂ ਸਢੌਰੇ ਵਾਲੇ ਦੀ ਅਗਵਾਈ ਹੇਠ ਕਸ਼ਮੀਰ ਵਿਚ ਕੂਕਾ ਰਜ਼ਮੈਂਟ ਦੀ ਸਥਾਪਨਾ ਕਰਵਾ ਦਿੱਤੀ। ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਨੇ ਸ. ਹੀਰਾ ਸਿੰਘ ਲੰਮੂ ਤੇ ਸ. ਤਾਰਾ ਸਿੰਘ ਕਿਲ੍ਹਾ ਰਾਏਪੁਰ ਨਾਲ 28 ਸਿੱਖ ਕਸ਼ਮੀਰ 
ਦੇ ਮਹਾਰਾਜਾ ਰਣਬੀਰ ਸਿੰਘ ਕੋਲ ਭੇਜੇ। ਮਹਾਰਾਜਾ ਰਣਬੀਰ ਸਿੰਘ ਨੇ ਆਪਣੇ ਗੁਰੂ ਵੇਦਾਂਤੀ ਦੀ ਰਾਏ ਨਾਲ 
ਉਨ੍ਹਾਂ ਨੂੰ ਫ਼ੌਜ ਵਿੱਚ ਭਰਤੀ ਕਰ ਲਿਆ। ਉਨ੍ਹਾਂ ਦੀ ਇਮਾਨਦਾਰੀ, ਭਰੋਸੇ ਤੇ ਕੌਮ ਦੀ ਲਗਨ ਕਰਕੇ ਕੁਝ ਹੋਰ 
ਨਾਮਧਾਰੀ ਫ਼ੌਜੀ ਭਰਤੀ ਕਰਕੇ ਵੱਖਰੀ ਪਲਟਨ ਬਣਾ ਲਈ ਗਈ,ਜਿਸ ਦਾ ਨਾਮ 'ਕੂਕਾ ਰਜ਼ਮੈਂਟ' ਰੱਖਿਆ 
ਗਿਆ। 


'ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 6੧ 


੦੦0੦1 €16ਘਹੂ ।੧੦॥੧੦॥1€161੮॥)&340੦11.੮੦॥॥ 


ਸੁਤੰਤਰਤਾ ਸੈਗਰਾਮ ਵਿਚ ਕੂਕਾ ਐਦੋਲਨ ਦੀਆਂ 
ਇਸਤਰੀਆਂ ਦਾ ਯੋਗਦਾਨ 


ਦੇਸ਼ ਦੀ ਅਜ਼ਾਦੀ ਲਈ ਸੰਘਰਸ਼ ਅਤੇ ਕੁਰਬਾਨੀਆਂ ਕਰਨ ਵਾਲੀਆਂ ਦੇਸ਼ ਭਗਤ ਪਾਰਟੀਆਂ ਵੱਲ ਜੇ ਝਾਤੀ 
ਮਾਰੀਏ ਤਾਂ ਨਾਮਧਾਰੀ ਲਹਿਰ ਸਭ ਤੋਂ ਮੁਹਰਲੀ ਕਤਾਰ ਵਿਚ ਖੜੋਤੀ ਨਜ਼ਰ ਆਵੇਗੀ। ਸੀ ਸਤਿਗੁਰੂ ਰਾਮ ਸਿੰਘ 
ਜੀ ਦੇ ਮਰ ਜੀਵੜੇ ਨਾਮਧਾਰੀ ਸਿੱਖਾਂ ਦੇ ਨਾਲੋਂ ਨਾਲ ਨਾਮਧਾਰੀ ਨਾਰੀਆਂ ਨੇ ਵੀ ਦੇਸ਼ ਦੀ ਅਜ਼ਾਦੀ ਲਈ ਛਿੜੇ 
ਸੰਘਰਸ਼ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਦਾ ਇਤਿਹਾਸ ਅਜੇ ਦੁਨੀਆਂ ਸਾਹਮਣੇ ਉਜਾਗਰ ਨਹੀਂ ਹੋ 
ਸਕਿਆ। 
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਰਾਹੀਂ ਐਗ੍ਰੇਜ਼ ਸਰਕਾਰ ਵਿਰੁੱਧ ਛੇੜੇ ਗਏ ਜਹਾਦ ਵਿਚ, ਉਨ੍ਹਾਂ ਦੀ ਮਾਤਾ 
ਸੱਦਾ ਕੌਰ ਜੀ ਤੇ ਮਹਿਲ ਮਾਈ ਜੱਸਾਂ ਜੀ ਨੇ ਪੂਰਨ ਸਹਿਯੋਗ ਦਿੱਤਾ। ਉਨ੍ਹਾਂ ਨੇ ਤਨ, ਮਨ ਤੇ ਧਨ ਨਾਲ ਪੈਥ 
ਦੀ ਸੇਵਾ ਕਰਦਿਆਂ ਅੰਗ੍ਰੇਜ਼ ਪੁਲਿਸ ਦੀਆਂ ਸਖ਼ਤੀਆਂ ਸਹਿਣ ਕੀਤੀਆ। ਲੁਧਿਆਣੇ ਰਹਿੰਦੇ ਸ੍ਰੀ ਸਤਿਗੁਰੂ ਜੀ 
ਦੇ ਮਾਮੀ ਜੀ, ਮਾਈ ਰਾਮ ਕੌਰ ਨੇ ਆਪਣਾ ਮਕਾਨ ਅਤੇ ਸਾਰਾ ਧਨ ਪਦਾਰਥ, ਦੇਸ਼ ਦੀ ਅਜ਼ਾਦੀ ਦੇ ਸੰਗਰਾਮ ਨੂੰ 
ਜਾਰੀ ਰੱਖਣ ਲਈ, ਸ੍ਰੀ ਸਤਿਗੁਰੂ ਜੀ ਨੂੰ ਭੱਟ ਕਰ ਦਿੱਤਾ ਸੀ। ਇਸ ਮਾਈ ਦੇ ਘਰ ਅੰਗਰੇਜ਼ ਪੁਲਿਸ ਦਾ ਪਹਿਰਾ 
ਹੁੰਦਾ ਸੀ। ਜਿਹੜਾ ਸਿੰਘ ਇਨ੍ਹਾਂ ਦੇ ਘਰ ਆਉਂਦਾ ਜਾਂਦਾ ਸੀ, ਉਸ ਦੀ ਨਿਗਰਾਨੀ ਰੱਖੀ ਜਾਂਦੀ ਸੀ। ਮਾਈ ਰਾਮ 
ਕੌਰ ਦੀ ਨੂੰਹ ਮਾਈ ਭੋਲੀ ਦੇ ਘਰ ਵੀ ਨਾਮਧਾਰੀ ਸੋਗਤ ਆਉਂਦੀ ਜਾਂਦੀ ਸੀ। ਅੰਗ੍੍‌ਜ਼ ਸਰਕਾਰ ਮਾਈ ਭੋਲੀ ਨੂੰ 
ਬਾਗ਼ੀ ਸਮਝਦੀ ਸੀ। ਪੁਲਿਸ ਇਨ੍ਹਾਂ ਦੇ ਘਰ ਆਉਣ ਵਾਲੇ ਸਿੰਘਾਂ ਦੇ ਨਾਂ ਤੇ ਥਾਂ ਲਿਖਦੀ ਸੀ। 
ਜਦੋਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਐਗ੍ਜ਼ ਸਰਕਾਰ ਰਾਹੀਂ ਨਜ਼ਰਬੰਦ ਕਰ ਕੇ ਰੰਗੂਨ ਭੇਜ ਦਿੱਤਾ ਗਿਆ, 
ਉਦੋ ੋਰਸਿਘਾਂ ਦੇਨਾਲ ਸਰੀ ਸਤਿਗੁਰੂ ਰਾਮ ਸਿਘ ਜੀ ਦੀ ਪੁੱਤਰੀ ਬੀਬੀ ਨੰਦਾ ਨੰ ਤੇ ਸ੍ਰੀ ਸਤਿਗੁਰੂ ਜੀ ਦੇ ਛੋਟੇ 
ਭਰਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਤੇ ਉਹਨਾਂ ਦੇ ਮਹਿਲ ਮਾਤਾ ਸਾਹਿਬ ਕੌਰ ਜੀ, ਮਾਤਾ ਜੀਵਨ ਕੌਰ ਜੀ ਤੇ 
ਤਰ ਕੌਰ ਜੀ ਅਤੇ ਨਾਲ ਰਹਿ ਸੇਵਾ ਕਰਦੀਆਂ ਕਈ ਨਾਮਧਾਰੀ ਮਾਈਆਂ ਨੂੰ ਸ੍ਰੀ ਭੈਣੀ ਸਾਹਿਬ ਦੇ ਡਰੇ 
ਅੰਗਰੇਜ਼ ਸਰਕਾਰ ਰਾਹੀਂ ਨਜ਼ਰਬੈਦ ਕਰ ਦਿੱਤਾ ਗਿਆ। ਸਿੰਘਾਂ ਦੇ 
ਹਉ ਸਿੰਘਾਂ ਦੇ ਨਾਲ ਇਨ੍ਹਾਂ ਮਾਈਆਂ ਨੇ ਵੀ ਪੁਲਿਸ 
ਸੀ ਭੈਣੀ ਸਾਹਿਬ ਡੇਰੇ ਵਿਚ ਕਈ ਸਾਲ ਨਜ਼ਰਬੰਦ ਰਹਿਣ ਵਾਲੀਆਂ ਦੇਸ਼ ਭਗਤ ਕੁ ਮਾਈਆਂ ਦੇ 
ਨਾਮ ਇਸ ਪ੍ਰਕਾਰ ਹਨ :- ਐਮ੍ਰਿਤਸਰ ਦੀ ਮਾਈ ਭਾਗਣ, ਗੇ ਸੋ ਅੰ ਹੱ 
ਕੁਧਿਆਣੇ ਦੀ ਮਾਈ ਸ਼ਿਵ ਕੌਰ, ਮੁਜ਼ੱਫਰ ਨਗਰ ਦੀ ਵੀ 


੦੦0੦1 €16ਘਹੂ 0੦੧੦॥1€1610॥)&340੦11.੮੦॥॥ 


ਸ੍ਰੀ ਭੈਣੀ ਸਾਹਿਬ ਗੁਰਦਵਾਰੇ ਦੇ ਮੁੱਖ ਦਵਾਰ ਅੱਗੇ ਕਰੀਬ ਪੰਜਾਹ ਸਾਲ ਪੁਲੀਸ ਦੀ ਚੌਕੀ ਬੈਠੀ ਰਹੀ। 
ਬਿਨਾਂ ਇਤਲਾਹ ਕੋਈ ਵੀ ਅੰਦਰੋਂ ਬਾਹਰ ਆ ਜਾ ਨਹੀਂ ਸੀ ਸਕਦਾ। ਇਨ੍ਹਾਂ ਦੀ ਹਾਜ਼ਰੀ ਰੋਜ਼ ਲਿਖੀ ਜਾਂਦੀ ਸੀ। 
ਗੁਰੂ ਪਰਿਵਾਰ ਦੀਆਂ ਮਾਤਾਵਾਂ ਅਤੇ ਇਹ ਸੇਵਕ ਮਾਈਆਂ ਰੋਜ਼ ਅਮ੍ਰਿਤ ਵੇਲੇ ਉਠ, ਇਸ਼ਨਾਨ ਕਰ ਨਾਮ- 
ਸਿਮਰਨ ਕਰਦੀਆਂ, ਬਾਣੀ ਦਾ ਪਾਠ ਅਤੇ ਆਸਾ ਦੀ ਵਾਰ ਦਾ ਕੀਰਤਨ ਕਰਦੀਆਂ, ਚੱਕੀ ਨਾਲ ਆਟਾ 
ਪੀਂਹਦੀਆਂ ਤੇ ਲੰਗਰ ਦੀ ਸੇਵਾ ਕਰਦੀਆਂ। ਇਹਨਾਂ ਮਾਈਆਂ ਨੇ ਆਪਣਾ ਸੈਚਿਤ ਧਨ ਲੰਗਰ ਲਈ ਭੇਟਾ ਕਰ 
ਦਿੱਤਾ ਸੀ ਤੇ ਆਪਣੇ ਬੱਚਿਆਂ ਤੇ ਪਰਿਵਾਰ ਨੂੰ ਵੀ ਦੇਸ਼-ਭਗਤੀ ਦੇ ਰਾਹ ਪਾਇਆ ਹੋਇਆ ਸੀ। 

ਰੈਗੂਨ ਤੋਂ ਭੇਜੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮਿਆਂ ਵਿਚ ਇਨ੍ਹਾਂ ਦੇਸ਼-ਭਗਤ ਮਾਈਆਂ ਦਾ 
ਜ਼ਿਕਰ ਆਉਂਦਾ ਹੈ। ਮਾਈ ਅਤਰੀ, ਮਾਈ ਜਵਾਲਾ ਦੇਵੀ ਆਦਿ ਨੂੰ ਸੀ ਸਤਿਗੁਰੂ ਜੀ ਨੇ ਰੈਗੂਨ ਤੋਂ ਹੁਕਮਨਾਮੇ 
ਵੀ ਭੇਜੇ ਸਨ। 

ਗੁੱਜਰਵਾਲ ਦੀ ਬੀਬੀ ਕਰਮ ਕੌਰ ਜਿਸ ਵੱਲੋਂ ਪ੍ਰੇਮ ਤੇ ਸ਼ਰਧਾ ਨਾਲ ਬਣਾਈ ਗਈ ਕਾਲੀ ਕੰਬਲੀ ਨੂੰ ਧਾਰਨ 
ਕਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਪ੍ਰਦੇਸ ਗਏ ਸਨ, ਨੂੰ ਬ੍ਰਿਟਿਸ਼ ਸਰਕਾਰ ਵੱਲੋਂ ਉਸ ਦੇ ਪਿੰਡ ਵਿਚ ਨਜ਼ਰਬੰਦ 
ਫਖਿਆ ਗਿਆ। ਇਹ ਬੀਬੀ ਜੇਲ੍ਹ ਵਿਚ ਸਿੰਘਾਂ ਨੂੰ ਲੋੜੀਂਦੇ ਬਸਤਰ ਪਹੁੰਚਾਂਦੀ ਸੀ। 

ਸਰੀ ਸਤਿਗੁਰੂ ਜੀ ਨੇ ਦੇਸ਼ ਵਿਚ ਧਾਰਮਿਕ ਤੇ ਸਮਾਜਿਕ ਅਜ਼ਾਦੀ ਦੇ ਪ੍ਰਚਾਰ ਲਈ ਵੱਖੋ ਵੱਖ ਥਾਵਾਂ ਤੇ 22 
ਸੂਬੇ ਥਾਪੇ ਹੋਏ ਸਨ ਜਿਨ੍ਹਾ ਤੋਂ ਇਲਾਵਾ ਇਕ ਸੂਬਾ ਪਿੰਡ ਵਰਿਆਹ ਜ਼ਿਲ੍ਹਾ ਐਮਿ੍‌ਤਸਰ ਦੀ ਮਾਈ ਹੁਕਮੀ ਸੀ, 
ਜਿਸ ਨੂੰ 'ਸੂਬਾ ਹੁਕਮਾ' ਅਥਵਾ 'ਮਾਈ ਮਹਾਤਮਾ ਵੀ ਆਖਿਆ ਜਾਂਦਾ ਸੀ। ਐਗਰੇਜ਼ ਸਰਕਾਰ, ਸੂਥਾ ਮਾਈ 
ਮਹਾਤਮਾ ਨੂੰ ਬਾਗ਼ੀਆਂ ਦੀ ਨੇਤਾ ਮੈਨਦੀ ਸੀ। ਇਸ ਮਾਈ ਨੇ ਨਾਮ-ਦਾਨ ਇਸ਼ਨਾਨ ਤੇ ਸੁੱਚ ਸੋਧ ਦੀ ਲਹਿਰ 
ਚਲਾ ਕੇ ਰਾਜੇ-ਮਹਾਰਾਜਿਆਂ ਦੇ ਘਰਾਂ ਵਿਚ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਿਸ ਦੇ ਫਲਸਰੂਪ ਬਹੁਤ ਸਾਰੇ ਲੋਕ 
ਅਮਿਤ ਛਕ, ਨਾਮਧਾਰੀ ਬਣ ਦੇਸ਼ ਭਗਤੀ ਦੀ ਲਹਿਰ ਵਿਚ ਸ਼ਾਮਲ ਹੋਏ। ਇਸ ਮਾਈ ਦੇ ਆਸ਼ੀਰਵਾਦ ਨਾਲ 
ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸ ਤੋਂ ਖੁਸ਼ ਹੋ ਕੇ ਮਹਾਰਾਜਾ ਨੇ ਇਕ 
ਰੋਲਜ਼ ਰਾਇਸ ਕਾਰ, ਨਕਦ ਮਾਇਆ, ਕਰੀਬ 1129 ਏਕੜ ਜਮੀਨ ਜਿਸ ਨੂੰ ਨਾਭੇ ਦੀ ਬੀੜ ਕਿਹਾ ਜਾਂਦਾ ਹੈ, 
ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਚਰਨ ਭੇਂਟ ਕੀਤੀ। ਮਹਾਤਮਾ ਮਾਈ ਹੁਕਮਾਂ ਜੀ ਦੇ ਸੈਪਰਕ ਵਿਚ ਆ ਕੇ ਬਹੁਤ 
ਸਾਰੀਆਂ ਮਾਈਆਂ ਪ੍ਰਭਾਵਤ ਹੋਈਆਂ। ਮਾਈ ਮਹਾਤਮਾ ਨੂੰ ਐਗਰੇਜ਼ ਸਰਕਾਰ ਨੇ ਨਜ਼ਰਬੰਦ ਕੀਤਾ ਤੇ ਕੁਝ ਸਮਾਂ 
ਫਿਰੋਜ਼ਪੁਰ ਦੀ ਜੇਲ੍ਹ ਵਿਚ ਵੀ ਰੱਖਿਆ। 

ਸੰਗਰੂਰ ਰਿਆਸਤ ਦੇ ਪਿੰਡ ਕੁੰਨਰ ਦੀ ਬੀਬੀ ਕਿਸ਼ਨ ਕੌਰ ਨੇ ਬੀਬੀ ਮਹਾਤਮਾ ਦੀ ਸੰਗਤ ਵਿਚ ਆ ਕੇ 90 
ਹਜ਼ਾਰ ਰੁਪਏ ਸ੍ਰੀ ਭੈਣੀ ਸਾਹਿਬ ਲੰਗਰ ਦੀ ਭੇਟਾ ਕੀਤੇ। 

ਗੁੰਮਟੀ ਦੇ ਸਰਦਾਰ ਲਾਲ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਮਾਈ ਪਰਤਾਪ ਕੌਰ ਨੇ ਐਮਿ੍‌ਤ ਛਕ ਲਿਆ ਤੇ 
ਸਰਦਾਰੀ ਠਾਠ-ਬਾਠ ਤਿਆਗ ਦਿਤੇ। ਮਾਈ ਪਰਤਾਪ ਕੌਰ ਦੇ ਬਾਣੀ ਕੌਠ ਸੀ। ਇਸ ਜੋੜੀ ਨੇ ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦੇ ਦਰਸ਼ਨਾਂ ਨਮਿਤ, ਆਪਣੀ ਜ਼ਮੀਨ ਗਹਿਣੇ ਰੱਖ ਕੇ ਅਖੰਡ ਪਾਠਾਂ ਦਾ ਪਰਵਾਹ ਚਲਾ ਦਿੱਤਾ। ਇਨ੍ਹਾਂ 
ਦੇ ਤਿੰਨ ਪੁੱਤਰ ਹੋਏ। ਵੱਡਾ ਪੁੱਤਰ ਹਰੀ ਸਿੰਘ ਐਗਰੇਜ਼ ਸਰਕਾਰ ਦੇ ਅਖੀਂ ਘੱਟਾ ਪਾ ਕੇ ਸ੍ਰੀ ਸਤਿਗੁਰੂ ਰਾਮ ਸਿੰਘ 
ਜੀ ਦੇ ਰੰਗੂਨ ਵਿਖੇ ਦਰਸ਼ਨ ਕਰ ਹੁਕਮਨਾਮਾ ਲੈ ਕੇ ਆਇਆ। ਛੋਟਾ ਪੁੱਤਰ ਧੈਨਾ ਸਿੰਘ ਰੋਗੂਨ ਸ੍ਰੀ ਸਤਿਗੁਰੂ ਜੀ 
ਦੇ ਦਰਸ਼ਨ ਕਰਨ ਗਿਆ, ਬੰਗਲੇ ਵਿਚ ਫੜਿਆ ਗਿਆ ਪਰ ਛੇਤੀ ਹੀ ਬਰੀ ਕਰ ਕੇ ਪੈਜਾਬ ਘੱਲ ਕੇ ਨਜ਼ਰਬੈਦ 
ਕਰ ਦਿੱਤਾ ਗਿਆ। ਮਾਈ ਪਰਤਾਪ ਕੌਰ ਤੇ ਉਸ ਦਾ ਪਤੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰ ਕੇ, 19 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 65 


੦੦0੦1 €16ਘਹੂ 0੦॥੧੦॥1€1610॥)&340੦11.੮੦॥॥ 


ਦਿਨ ਰੈਗੂਨ ਰਹਿ ਕੇ ਵਾਪਸ ਆਏ। 
ਪਿੰਡ ਲੋਹਗੜ੍ਹ, ਜ਼ਿਲਾ ਲੁਧਿਆਣਾ ਦੇ ਸਰਦਾਰ ਜਿਉਣ ਸਿੰਘ ਤੇ ਉਹਨਾਂ ਦੀ ਸੁਪਤਨੀ ਮਾਈ ਧਰਮ ਕੌਰ 
ਦਾ ਘਰ ਨਾਮਧਾਰੀ ਕੇਂਦਰ ਸੀ। ਇਥੇ ਲੰਗਰ ਵੀ ਚਲਦਾ ਸੀ। ਐਗਰੇਜ਼ ਸਰਕਾਰ ਦੀ ਕਰੜੀ ਨਿਗਾਹ ਇਸ ਘਰ 


ਹੋਣ ਮਗਰੇਂ ਇਹ ਸਾਰਾ ਪਿੰਡ ਨਜ਼ਰਬੈਦ ਕਰ ਦਿੱਤਾ ਗਿਆ ਤੇ ਇਕ ਮਹੀਨੇ ਵਾਸਤੇ ਪੁਲਿਸ ਚੌਕੀ ਬਿਠਾ ਦਿੱਤੀ 
ਗਈ। ਹਰ ਰੇਜ਼ ਹਰ ਘਰ ਦੀਆਂ ਨਾਮਧਾਰੀ ਮਾਈਆਂ ਦੀ ਹਾਜ਼ਰੀ ਲਿਖੀ ਜਾਂਦੀ ਸੀ। 

ਪਿੰਡ ਪੱਤੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਭਾਈ ਉੱਤਮ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਮਾਈ ਮਾਨ ਕੌਰ ਨੂੰ, ਸਰੀ 
ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਦੇਸ ਗਮਨ ਉਪ੍ਰਤ, ਉਨ੍ਹਾਂ ਦੇ ਪਿੰਡ ਵਿਚ ਹੀ ਨਜ਼ਰਬੰਦ ਕਰੀ ਰੱਖਿਆ। ਉਨ੍ਹਾਂ ਨੂੰ 
ਕਿਸੇ ਸ਼ਰਤ 'ਤੇ ਵੀ ਬਾਹਰ ਜਾਣ ਦੀ ਇਜ਼ਾਜਤ ਨਹੀਂ ਸੀ। 

ਫ਼ਰੀਦਕੋਟ ਦੇ ਨੇੜੇ ਪਿੰਡ ਭਾਣਾ ਦੇ ਸਰਦਾਰ ਹਰਨਾਮ ਸਿੰਘ ਤੇ ਉਨ੍ਹਾਂ ਦੀ ਸੁਪਤਨੀ ਮਾਈ ਚੰਦ ਕੌਰ, ਸੱਠ 
ਸਾਲ ਦੀ ਉਮਰ ਵਿਚ ਰੋਗੂਨ ਜਾ ਕੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਦਰਸ਼ਨ ਕਰ ਆਏ ਸਨ। ਇਨ੍ਹਾਂ ਨੂੰ ਪਿੰਡ 
ਭਾਣੇ' ਵਿਚ ਨਜ਼ਰਥੈਦ ਕਰੀ ਰਖਿਆ ਗਿਆ। ਸਰਕਾਰੀ ਰਿਕਾਰਡ ਮੁਤਾਬਕ ਇਨ੍ਹਾਂ ਨੂੰ ਸੈਨ 1874 ਵਿਚ ਸੀ 
ਸਤਿਗੁਰੂ ਜੀ ਦੇ ਰੈਗੂਨ ਵਿਚ ਦਰਸ਼ਨਾਂ ਦੀ ਲਿਖਤੀ ਆਗਿਆ ਮਿਲੀ ਸੀ। 

ਜ਼ਿਲ੍ਹਾ ਐਬਾਲਾ ਦੇ ਪਿੰਡ ਰੁੜਕੀ (ਹੁਣ ਜ਼ਿਲ੍ਹਾ ਪਟਿਆਲਾ) ਦੇ ਰਹਿਣ ਵਾਲੀ ਮਾਈ ਸੱਦਾ ਕੌਰ ਦਾ ਪੁੱਤਰ 
ਸੀ ਨਾਨੂੰ ਸਿੰਘ, ਜਿਹੜਾ ਪ੍ਰਦੇਸ ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਨਜ਼ਰਬੰਦੀ ਸਮੇਂ ਨੌਂ ਸਾਲ ਸ੍ਰੀ ਸਤਿਗੁਰੂ 
ਜੀ ਦੀ ਸੇਵਾ ਵਿਚ ਲਾਂਗਰੀ ਹੋ ਕੇ ਰਿਹਾ ਤੇ ਫਿਰ ਵਾਪਸ ਪੰਜਾਬ ਭੇਜ ਦਿੱਤਾ ਗਿਆ ਤੇ ਪੁਲਿਸ ਦੇ ਪਹਿਰੇ ਵਿਚ 
ਰੱਖਿਆ ਗਿਆ। 

ਰਿਆਸਤ ਪਟਿਆਲੇ ਦੇ ਪਿੰਡ ਲੱਲਾਂ ਦੀ ਮਾਈ ਮਾਨ ਕੌਰ ਤੇ ਉਸ ਦੇ ਪਤੀ ਸ੍. ਮੋਹਨ ਸਿੰਘ ਦਾ ਘਰ 
ਨਾਮਧਾਰੀਆਂ ਦਾ ਕੇਂਦਰ ਸੀ। ਸ. ਮੋਹਨ ਸਿੰਘ ਨੂੰ ਰੋਜ਼ ਪੁਲਿਸ ਥਾਣੇ' ਜਾਣਾਂ ਪੈਦਾ ਸੀ। ਮਾਈ ਮਾਨ ਕੌਰ ਆਪਣੇ 
ਪਿੰਡ 'ਚ ਨਜ਼ਰਬੰਦ ਰਹੀ। ਪੇਕੇ ਜਾਂ ਸ੍ਰੀ ਭੇਣੀ ਸਾਹਿਬ, ਜਾਣ ਲਈ ਥਾਣੇਂ ਤੋਂ ਇਜ਼ਾਜਤ ਲੈਣੀ ਪੈਂਦੀ ਸੀ। 

ਮੁਠੱਡੇ ਦੀ ਮਾਈ ਬਿਸ਼ਨ ਕੌਰ ਤੇ ਹੋਰ ਨਾਮਧਾਰੀ ਇਸਤਰੀਆਂ ਨੇ ਐਗਰੇਜ਼ ਸਰਕਾਰ ਵੱਲੋਂ ਦੇਸ਼ ਭਗਤੀ ਦੇ 
ਜ਼ੁਰਮ ਵਿਚ ਦਿੱਤੇ ਤਸੀਹੇ ਝੱਲੇ। ਪਟਿਆਲਾ ਰਿਆਸਤ ਦੇ ਸਰਦਾਰ ਪਰਤਾਪ ਸਿੰਘ ਤੇ ਬੀਬੀ ਬਚਿੱਤਰ ਕੌਰ ਨੂੰ 
ਸਰਕਾਰ ਵੱਲੋਂ ਨਜ਼ਰਬੈਦ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਜਾਗੀਰ ਜ਼ਬਤ ਕਰ ਲਈ ਗਈ। ਮਲੇਰਕੋਟਲੇ ਵਿਖੇ 
ਸ਼ਹੀਦ ਹੋਏ ਸ. ਪ੍ਰੇਮ ਸਿੰਘ ਨਹਿਲ ਦੀ ਭਰਜਾਈ ਬੀਬੀ ਰਤਨ ਕੌਰ ਗਗੜਪੁਰ ਵਾਲੀ, ਅਤੇ ਫਰਵਾਹੀ ਦੇ ਸ਼ਹੀਦ 
ਗੁਰਮੁਖ ਸਿੰਘ ਬਾਗੜੀ ਦੀ ਸੁਪਤਨੀ ਮਾਈ ਅਤਰ ਕੌਰ, ਆਪਣੇ ਪਿੰਡਾਂ ਵਿਚ ਨਜ਼ਰਬੈਦ ਰਹੀਆਂ। 

ਨਾਭਾ ਰਿਆਸਤ ਦੇ ਪਿੰਡ ਲੋਹਟਬੱਦੀ ਦੀ ਮਾਈ ਸੁਖਾਂ ਜੀ ਨੇ ਗ੍ਰਹਿਸਥ ਦਾ ਤਿਆਗ ਕੀਤਾ, ਇਨ੍ਹਾਂ ਦਾ 
ਲੋਹਟਬੱਦੀ ਵਾਲਾ ਘਰ ਨਾਮਧਾਰੀ ਕੇਂਦਰ ਰਿਹਾ। 

'ਮਲੇਰਕੋਟਲੇ ਵਿਖੇ ਸ਼ਹੀਦ ਹੋਏ ਨਾਮਧਾਰੀ ਸਿੰਘਾਂ ਦੇ ਜੱਥੇ ਵਿਚ ਦੋ ਮਾਈਆਂ ਇੰਦ ਕੌਰ ਪਿੰਡ ਹੈਡਿਆਏ 
ਦੀ ਅਤੇ ਮਾਈ ਖੇਮ ਕੌਰ ਪਿੰਡ ਦਿੱਤੁਪੁਰੇ ਦੀ ਸ਼ਾਮਲ ਸਨ। ਇਨ੍ਹਾਂ ਨੇ ਹੱਥ ਵਿਚ ਝੰਡਾ ਫੜ, ਸਿੰਘਾਂ ਨੂੰ ਸ਼ਹੀਦੀ 
ਜੱਥੇ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਇਨ੍ਹਾਂ ਦੋਹਾਂ ਨੂੰ ਸ਼ਹੀਦ ਨਹੀਂ ਕੀਤਾ ਗਿਆ ਬਲਕਿ ਕਾਫੀ ਸਮਾਂ 
ਪਟਿਆਲਾ ਜੇਲ੍ਹ ਵਿਚ ਰਖਿਆ ਗਿਆ। 


“ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 66 


੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਸ਼ਹੀਦ ਬਿਸ਼ਨ ਸਿੰਘ ਦੇ ਭਰਾ ਸ਼ਹੀਦ ਸੱਦਾ ਸਿੰਘ ਦੇ ਡੇਢ ਸਾਲ ਦੇ ਪੁੱਤਰ ਨਿਰੈਜਣ ਸਿੰਘ ਨੂੰ ਉਸ ਦੀ 
ਮਾਤਾ, ਐਗ੍ਰੇਜ਼ਾਂ ਦੀਆਂ ਨਜ਼ਰਾਂ ਤੋਂ ਬਚਾਉਣ ਲਈ ਆਪਣੇ ਪੇਕੇ ਪਿੰਡ ਝੁਨੇਰ ਲੈ ਗਈ ਅਤੇ ਉਥੇ ਹੀ ਪਾਲਿਆ। 

ਮੁੰਡੀਆਂ ਜ਼ਿਲ੍ਹਾ ਲੁਧਿਆਣਾ ਦੀ ਮਾਈ ਰੱਤੀ ਮਸਤਾਨੀ ਨੇ ਸ੍ਰੀ ਸਤਿਗੁਰੂ ਹਰੀ ਸਿੰਘ ਦੇ ਹੁਕਮ ਨਾਲ ਲਾਹੌਰ 
ਵਿਚ ਲੰਗਰ ਚਲਾਇਆ ਤੇ ਦੇਸ਼-ਭਗਤੀ ਦਾ ਪ੍ਰਚਾਰ ਕੀਤਾ। 

ਅਮ੍ਰਿਤਸਰ ਦੀ ਮਾਈ ਜਵਾਲਾ ਦੇਈ ਦਾ ਘਰ ਵੀ ਨਾਮਧਾਰੀ ਕੇਂਦਰ ਸੀ। ਇਹ ਮਾਈ ਬਾਬਾ ਦੀਪ ਸਿੰਘ ਦੇ 
ਬੈਗੇ ਜਾ ਕੇ ਕਥਾ ਕਰਦੀ ਸੀ। ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵਕਤ ਸੈਨ 1929 ਈ. ਵਿਚ ਕਾਂਗਰਸ ਨੇ 
ਆਪਣਾ ਸਾਲਾਨਾ ਸਮਾਗਮ ਕੀਤਾ ਤੇ ਇਸ ਸਮਾਗਮ ਦਾ ਪੂਰਾ ਪ੍ਬਧ ਨਾਮਧਾਰੀਆਂ ਨੇ ਕੀਤਾ। ਬਾਹਰੋਂ ਆਏ 
ਸਿੰਘ ਜੀ ਦੇ ਮਹਿਲ ਮਾਤਾ ਭੁਪਿੰਦਰ ਕੌਰ ਨੇ ਵੀ ਸਰੀ ਸਤਿਗੁਰੂ ਜੀ ਦੁਆਰਾ ਜਾਰੀ ਰੱਖੇ ਅਜ਼ਾਦੀ ਦੇ ਸੈਗਰਾਮ 
ਵਿਚ ਪੂਰਾ ਸਾਥ ਅਤੇ ਸਹਿਯੋਗ ਦਿੱਤਾ।ਇਜ ਨਾਮਧਾਰੀ ਸਿੰਘਾਂ ਦੇ ਨਾਲ ਨਾਲ ਨਾਮਧਾਰੀ ਇਸਤ੍ਰੀਆਂ ਨੇ ਵੀ 
ਐਗਰੇਜ਼ੀ ਹਕੂਮਤ ਦੀਆਂ ਸਖ਼ਤੀਆਂ ਝੱਲੀਆਂ। ਜਿਹੜੇ ਸਿੰਘ ਸ਼ਹੀਦ ਕੀਤੇ ਗਏ ਉਨ੍ਹਾਂ ਦੀਆਂ ਮਾਵਾਂ, ਭੈਣਾਂ, 
ਧੀਆਂ ਤੇ ਪਤਨੀਆਂ ਨੇ ਵੀ ਕਸ਼ਟ ਝੱਲੋਂ। ਇਨ੍ਹਾਂ ਨੂੰ ਐਗ੍ਰੇਜ਼ ਹਕੂਮਤ ਵਲੋਂ ਇਨ੍ਹਾਂ ਦੇ ਪਿਡਾਂ ਵਿਚ ਨਜਰਬੰਦ 
ਰੱਖਿਆ ਗਿਆ। 


'ਗੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 67 


।੦0੦॥੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਅਮ੍ਰਿਤਸਰ ਦਾ ਸਾਕਾ 
ਅੰਮ੍ਰਿਤਸਰ ਸਾਕੇ ਦੇ ਫਾਂਸੀ ਦੇ ਕੇ ਸ਼ਹੀਦ ਕੀਤੇ 
ਗਏ ਸਿੱਖ ਅਤੇ ਉਨ੍ਹਾਂ ਦੇ ਵੇਰਵੇ 


“ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ ,/ 68 


੦੦0੦1 €16ਘਹੂ ।0੦੧੦॥1€161੮॥)&30੦11.੮੦॥॥ 


ਅੰਮ੍ਰਿਤਸਰ ਦਾ ਸਾਕਾ 


14 ਜੂਨ 1871 ਦੀ ਅੱਧੀ ਰਾਤ ਨੂੰ ਨਾਮਧਾਰੀ ਸਿੱਖਾਂ ਦੇ ਇਕ ਜੱਥੇ ਨੇ ਐਮ੍ਰਿਤਸਰ ਵਿਖੇ, ਬੁੱਚੜਖਾਨੇ 'ਤੇ 
ਹਮਲਾ ਕਰ ਕੇ ਗਊਆਂ ਦੇ ਰੱਸੇ ਵੱਢ ਕੇ ਉਨ੍ਹਾਂ ਨੂੰ ਛੁਡਾ ਦਿੱਤਾ ਅਤੇ ਤਲਵਾਰਾਂ ਅਤੇ ਰੈਡਾਸਿਆਂ ਨਾਲ ਰੋਕਣ 
ਆਏ ਕਸਾਈਆਂ 'ਤੇ ਹਮਲਾ ਕਰ ਕੇ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਏ। ਸਿੱਖਾਂ ਦੇ ਇਸ ਜੱਥੇ ਵਿਚ ਸ਼ਾਮਿਲ 
ਸਨ - ਸਰਵ ਸਰੀ ਲਹਿਣਾ ਸਿੰਘ ਪੈਨਵ ਸਪੁੱਤਰ ਮੁਸੱਦਾ ਸਿੰਘ, ਬੀਹਲਾ ਸਿੰਘ ਨਾਰਲੀ, ਹਾਕਮ ਸਿੰਘ ਪਟਵਾਰੀ, 
ਫਤਿਹ ਸਿੰਘ ਦੁਕਾਨਦਾਰ, ਝੰਡਾ ਸਿੰਘ ਠੱਠਾ, ਸਿਪਾਹੀ ਲਾਲ ਸਿੰਘ, ਲਹਿਣਾ ਸਿੰਘ ਸਪੁੱਤਰ ਬੁਲਾਕਾ ਸਿੰਘ, 
ਭਗਵਾਨ ਸਿੰਘ ਅੜਬੰਗੀ ਪਿੰਡ ਮਰਾਣ੍ਹਾ, ਮਿਹਰ ਸਿੰਘ ਲੋਪੋਕੇ, ਲਛਮਣ ਸਿੰਘ ਪਿੰਡ ਚਾਹਲ ਜ਼ਿਲ੍ਹਾ ਗੁਰਦਾਸਪੁਰ 
ਅਤੇ ਗੁਲਾਬ ਸਿੰਘ ਚੂੜਚੱਕ। 

ਇਹ ਸਿੱਖ ਰਾਤ ਦੇ ਹਨੇਰੇ ਵਿਚ ਫੜ੍ਹੇ ਨਾ ਜਾ ਸਕੇ। ਐਗ੍ਰੇਜ਼ ਪੁਲਿਸ ਅਫ਼ਸਰ ਮਿਸਟਰ ਕ੍੍‌ਿਸਟੀ ਨੇ ਸ਼ੱਕ ਦੇ 
ਅਧਾਰ ਤੇ 12 ਬੇਕਸੂਰ ਵਿਅਕਤੀਆਂ ਨੂੰ ਫੜ ਲਿਆ ਤੇ ਅਜਿਹੇ ਭਿਆਨਕ ਤਸੀਹੇ ਦਿੱਤੇ ਕਿ ਉਨ੍ਹਾਂ ਨੇ ਆਪਣਾ 
ਜ਼ੁਰਮ ਕਬੂਲ ਕਰ ਲਿਆ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦਾ ਹੁਕਮ ਮੈਨ ਕੇ, ਜਿਨ੍ਹਾਂ ਸਿੱਖਾਂ ਨੇ ਐਮਿਿਤਸਰ ਦਾ ਸਾਕਾ ਕੀਤਾ ਸੀ ਉਨ੍ਹਾਂ 
ਵਿਚੋਂ ਜੋ ਸਿੱਖ ਹਾਜ਼ਰ ਸਨ (ਕੁਝ ਜਣੇ ਰੂਪੋਸ਼ ਹੋ ਚੁੱਕੇ ਸਨ) ਕਚਹਿਰੀ ਵਿਚ ਪੇਸ਼ ਹੋ ਕੇ ਆਪਣੇ ਗੁਨਾਹ ਦਾ 
ਇਕਬਾਲ ਕਰ ਲਿਆ ਅਤੇ ਫੜੇ ਜਾ ਚੁੱਕੇ 12 ਬੇਗੁਨਾਹਾਂ ਨੂੰ ਛੁਡਵਾ ਦਿੱਤਾ। ਮੁਕੱਦਮਾ ਚੱਲਿਆ ਤੇ ਚਾਰ ਸਿੱਖਾਂ 
ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਗਈ। ਦੋਂ ਸਿੱਖਾਂ ਨੂੰ ਕਾਲੇ ਪਾਣੀ ਦੀ ਕੈਦ ਵਿਚ ਭੇਜਿਆ ਗਿਆ, ਜਿੱਥੇ ਉਹ 
ਤਸੀਹੇ ਝੱਲਦਿਆਂ ਸ਼ਹੀਦ ਹੋ ਗਏ। ਝੰਡਾ ਸਿੰਘ ਠੱਠਾ, ਮਿਹਰ ਸਿੰਘ ਲੋਪੋਕੇ, ਲਛਮਣ ਸਿੰਘ ਗੁਰਦਾਸਪੁਰ ਅਤੇ 
ਭਗਵਾਨ ਸਿੰਘ ਅੜਬੈਗੀ ਨੂੰ ਭਗੌੜੇ ਕਰਾਰ ਦਿੱਤਾ ਗਿਆ। ਮੁਕੱਦਮੇ ਸਮੇਂ ਭਗੌੜਾ ਕਰਾਰ ਦਿੱਤਾ ਗਿਆ ਝੰਡਾ 
ਸਿੰਘ ਠੱਠਾ ਜਦੋਂ ਦੋ ਸਾਲ ਬਾਅਦ ਕਾਬਲ ਵੱਲੋਂ ਪਰਤਿਆ ਤਾਂ ਐਗ੍ਰੇਜ਼ ਹਕੂਮਤ ਵਲੋ' 11 ਅਗਸਤ 1873 ਨੂੰ 
ਫੜਿਆ ਗਿਆ। 12 ਅਗਸਤ 1873 ਨੂੰ ਉਸ 'ਤੇ ਮੁਕੱਦਮਾ ਚੱਲਿਆ ਅਤੇ ਉਸਨੂੰ ਫਾਂਸੀ ਦੇ ਦਿੱਤੀ ਗਈ। 

ਇਸ ਸਾਕੇ ਦੇ ਚਾਰ ਸਿੱਖਾਂ - ਲਹਿਣਾ ਸਿੰਘ ਪੰਨਵ, ਬੀਹਲਾ ਸਿੰਘ ਨਾਰਲੀ, ਹਾਕਮ ਸਿੰਘ ਪਟਵਾਰੀ, 
ਫਤਿਹ ਸਿੰਘ ਦੁਕਾਨਦਾਰ ਨੂੰ 15 ਸਤੰਬਰ 187] ਨੂੰ ਅਮ੍ਰਿਤਸਰ ਵਿਖੇ ਰਾਮ ਬਾਗ਼ ਦੇ ਇਕ ਵੱਡੇ ਬੋਹੜ ਦੇ ਟਾਹਣੇ 
ਨਾਲ ਸ਼ਰੇਆਮ ਫਾਂਸੀ ਦਿੱਤੀ ਗਈ। ਵੱਡੀ ਗਿਣਤੀ ਵਿਚ ਸ਼ਹਿਰ ਦੇ ਲੋਕ ਇਸ ਦਿ੍‌ਸ਼ ਨੂੰ ਵੇਖਣ ਆਏ। ਵਾਂਸੀ 
ਵਾਲੇ ਦਿਨ ਇਨ੍ਹਾਂ ਚਾਰੋ ਸਿੱਖਾਂ ਨੇ ਸ੍ਰੀ ਹਰਿਮੈਦਰ ਸਾਹਿਬ ਅੰਮਿ੍‌ਤਸਰ ਦੇ ਸਰੋਵਰ ਵਿਚ ਇਸ਼ਨਾਨ ਦੀ ਇੱਛਾ 
ਜਤਾਈ, ਜਿਸ ਦੀ ਪਵਿੱਤਰਤਾ ਦੀ ਰਾਖੀ ਲਈ ਇਨ੍ਹਾਂ ਨੇ ਸ਼ਹੀਦ ਰੋਣਾ ਸੀ ਅਤੇ ਇਹ ਵੀ ਕਿਹਾ ਕਿ ਗਊ ਦੀ 
ਤੰਦੀ ਦੇ ਬਣੇ ਰੱਸੇ ਉਹ ਆਪਣੇ ਸਰੀਰ ਨਾਲ ਨਹੀਂ ਲੱਗਣ ਦੇਣਗੇ ਅਤੇ ਜੱਲਾਦ ਉਹਨਾਂ ਨੂੰ ਹੱਥ ਨਾ ਲਗਾਵੇ, 
ਵਾਂਸੀਆਂ ਦੇ ਰੱਸੇ ਉਹ ਆਪ ਹੀ ਆਪਣੇ ਗਲਾਂ ਵਿਚ ਵਾਰੋ ਵਾਰੀ ਪਾਉਣਗੇ। 


'ਗੂਥਾ ਐਦੋਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬ਼ਰੀਦ / 68 


੦੦0੦1 €16ਘਹੂ ੧੦॥੧੦॥1€1610॥0&3/0੦11.੮੦॥॥ 


ਸੋ ਵਿਸ਼ੇਸ਼ ਰੂਪ ਵਿਚ ਰੇਸ਼ਮ ਦੀ ਡੋਰੀ ਦੇ ਰੱਸੇ ਇਨ੍ਹਾਂ ਲਈ ਬਣਵਾਏ ਗਏ। ਇਸ਼ਨਾਨ ਕਰਨ ਉਪ੍ਰ੍‌ਤ ਇਹ 
ਸਿੱਖ ਇਹ ਸ਼ਬਦ ਪੜ੍ਹਦੇ ਹੋਏ ਫਾਂਸੀ ਵਾਲੀ ਥਾਂ ਪੁੱਜੇ - 

“ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। 

ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਣ ਅਸਾੜੀ ਜੀਓ।” 

ਇੰਜ ਕੀਰਤਨ ਕਰਦਿਆਂ ਆਪਣੇ ਹੱਥੀਂ ਫਾਂਸੀ ਦੇ ਰੇਸ਼ਮੀ ਰੱਸੇ ਆਪ ਆਪਣੇ ਗਲੇ 'ਚ ਪਾ ਇਨ੍ਹਾਂ ਚਾਰ 
ਸਿੱਖਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਅਤੇ ਅਮਰ ਹੋ ਗਏ। 


ਐਮ੍ਰਿਤਸਰ ਸਾਕੇ ਦੇ ਸ਼ਹੀਦ ਕੀਤੇ ਗਏ ਸਿੱਖ ਅਤੇ ਵੇਰਵੇ 


ਅੰਮਿ੍‌ਤਸਰ ਸਾਕੇ ਦੇ ਵਾਂਸੀ ਦੇ ਕੇ ਸ਼ਹੀਦ ਕੀਤੇ ਗਏ ਚਾਰ ਸਿੱਖ 
ਇਹ ਸਾਕਾ 14-15 ਜੂਨ 1871 ਨੂੰ ਹੋਇਆ 
15 ਸਤੰਬਰ 187) ਨੂੰ ਐਮ੍ਰਿਤਸਰ ਵਿਖੇ 4 ਸਿੱਖ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ 


1. ਲਹਿਣਾ ਸਿੰਘ, ਗੋਤ ਭੱਟੀ, (ਰਾਮਗੜ੍ਹੀਆ ਸਿੱਖ) ਸਪੁੱਤਰ ਸ. ਮੁਸੱਦਾ ਸਿੰਘ, ਪਿੰਡ ਪੈਨਵ (ਹੁਣ 
ਪਾਕਿਸਤਾਨ ਵਿਚ) ਇਹ ਰਹਿੰਦੇ ਐਮਿ੍‌ਤਸਰ ਵਿਚ ਹੀ ਸਨ। 


2. _ਬੀਹਲਾ ਸਿੰਘ, ਗੋਤ ਸੰਧੂ, (ਜ਼ਿਮੀਂਦਾਰ) ਪਿਡ ਨਾਰਲੀ, ਹੁਣ ਜ਼ਿਲ੍ਹਾ ਤਰਨ ਤਾਰਨ। 
3. ਹਾਕਮ ਸਿੰਘ ਪਟਵਾਰੀ, ਗੋਤ ਕਾਨਸ਼ (ਮਾਰਕੰਡੇ ਬ੍ਰਾਹਮਣ), ਪਿੰਡ ਮੌੜ੍ਹੇ ਕਲਾਂ, ਜ਼ਿਲ੍ਹਾ ਐਮਿ੍‌ਤਸਰ। 
4. ਫਤਿਹ ਸਿੰਘ ਦੁਕਾਨਦਾਰ (ਭਾਟੜਾ), ਐਮਿ੍‌ਤਸਰ। 


ਪੰਜਵੇ ਸਿੱਖ ਝੰਡਾ ਸਿੰਘ ਨੂੰ ਜੋ ਕਿ ਭਗੌੜਾ ਕਰਾਰ ਦਿੱਤਾ ਗਿਆ ਸੀ, ਫੜ ਥੇ ਅਗਸਤ 1873 ਵਿਚ ਫਾਂਸੀ 
ਦੇ ਦਿੱਤੀ ਗਈ। 


5. ਝੰਡਾ ਸਿੰਘ, ਗੋਤ ਔਲਖ, (ਜ਼ਿਮੀਂਦਾਰ) ਪਿਡ ਰਾਵਲ ਠੱਠਾ, ਜ਼ਿਲ੍ਹਾ ਐਮਿਤਸਰ। 


ਐਮ੍ਰਿਤਸਰ ਸਾਕੇ ਦੇ ਕਾਲੇ ਪਾਣੀ ਕੈਦ ਕੀਤੇ ਗਏ ਦੋ ਸਿੱਖ 


(ਧਾਰਾ 107 ਦੇ ਅਧੀਨ ਇਨ੍ਹਾਂ ਤੇ ਕੇਸ ਚਲਾਇਆ ਗਿਆ ਅਤੇ ਕਾਲੇ ਪਾਣੀ ਦੀ ਸਜ਼ਾ ਸੁਣਾ ਕੇ ਕਾਲੇ 
ਪਾਣੀ ਭੇਜ ਦਿੱਤਾ ਗਿਆ ਜਿੱਥੋਂ ਉਹ ਫੇਰ ਵਾਪਿਸ ਨਹੀਂ ਆਏ, ਉੱਥੇ ਹੀ ਸ਼ਹੀਦ ਹੋ ਗਏ) 


6. _ ਲਹਿਣਾ ਸਿੰਘ ਸਪੁੱਤਰ ਬੁਲਾਕਾ ਸਿੰਘ, ਐਮਿਤਸਰ। 
7. ਸਿਪਾਹੀ ਲਾਲ ਸਿੰਘ, ਐਮਿਤਸਰ। 


“ਕੂਕਾ ਐਦੋਲਨ' ਦੇ ਮਹਾਨ ਸ਼ੁਰੈਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 70 


੦੦0੦੧ €16॥ਘਹੂ ੧੦॥੧੦॥1€161੮॥)&340੦11.੮੦॥॥ 


ਸ਼ਹੀਦ ਲਹਿਣਾ ਸਿੰਘ ਪੈਨਵ 
(ਐਮ੍ਰਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਲਹਿਣਾ ਸਿੰਘ ਭੱਟੀ (ਰਾਮਗੜ੍ਹੀਏ ਸਿੱਖ) ਪਿੰਡ ਪੈਨਵ, ਸਪੁੱਤਰ ਸ. ਮੁਸੱਦਾ ਸਿੰਘ ਅਤੇ ਮਾਤਾ ਸਦਾ 
ਕੌਰ ਆਪਣੇ ਪਿੰਡ ਪੈਨਵ (ਉਦੋਂ ਇਹ ਪਿੰਡ ਤਹਿਸੀਲ ਸ਼ਕਰਗੜ੍ਹ, ਜ਼ਿਲ੍ਹਾ ਗੁਰਦਾਸਪੁਰ ਵਿਚ ਸੀ ਅਤੇ ਹੁਣ ਇਹ 
ਪਾਕਿਸਤਾਨ ਵਿਚ ਚਲਿਆ ਗਿਆ ਹੈ) ਤੋਂ ਕੌਮ-ਕਾਰ ਕਰਨ ਲਈ ਆਪਣੇ ਨਾਨਕੇ ਐਮਿ੍‌ਤਸਰ ਆ ਕੇ ਵਸ ਗਏ 
ਸਨ। ਆਪ ਵਿਆਹੇ ਹੋਏ ਸਨ। ਆਪ ਦੇ ਦੋ ਭਰਾ ਗੁੱਜਰ ਸਿੰਘ ਤੇ ਗੰਡਾ ਸਿੰਘ ਸਨ। ਆਪ, ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦੇ ਸਿਰੜੀ ਸਿਦਕੀ ਸਿੱਖ ਸਨ ਅਤੇ ਔਮ੍ਰਿਤਸਰ ਦੇ ਪ੍ਰਮੁੱਖ ਨਾਮਧਾਰੀ ਆਗੂਆਂ ਵਿਚੋਂ ਇਕ ਸਨ। ਆਪ 
ਕਰੀਬ 26-27 ਸਾਲ ਦੀ ਉਮਰ ਵਿਚ ਸ਼ਹੀਦ ਹੋਏ ਸਨ। 

ਕਿਹਾ ਜਾਦਾ ਹੈ ਕਿ 10 ਜੂਨ 1871 ਨੂੰ ਬਾਬਾ ਲਹਿਣਾ ਸਿੰਘ ਨੂੰ ਸੁਫ਼ਨੇ ਵਿਚ ਪਹਿਲਾਂ ਸਤਿਗੁਰੂ ਅਰਜਨ 
ਦੇਵ ਜੀ ਅਤੇ ਫਿਰ ਸਤਿਗੁਰੂ ਤੇਗ ਬਹਾਦੁਰ ਜੀ ਦੇ ਦਰਸ਼ਨ ਹੋਏ। ਆਪ ਨੇ ਦੋਹਾਂ ਨੂੰ ਨਮਸਕਾਰ ਕਰ ਕੇ ਐਮਿ੍‌ਤਸਰ 
ਹਰਿਮੈਦਰ ਸਾਹਿਬ ਦੀ ਬੇਅਦਬੀ ਦੀ ਵਿਥਿਆ ਸੁਣਾਈ। ਸਤਿਗੁਰਾਂ ਅੱਗੋਂ ਬਚਨ ਕੀਤਾ, 

“ ਸਿੰਘੋ ! ਤਕੜੇ ਹੋ ਕੇ ਗਊਆਂ ਨੂੰ ਬੁੱਚੜਾਂ ਤੋਂ ਛੁਡਵਾਓ, ਸਤਿਗੁਰੂ ਤੁਹਾਡੇ ਐਗ ਸੈਗ ਰਹਿਣਗੇ।” 

14 ਜੂਨ 87; ਨੂੰ ਐਮ੍ਰਿਤ ਵੇਲੇ ਸ਼ਹੀਦ ਲਹਿਣਾ ਸਿੰਘ ਤੇ ਉਨ੍ਹਾਂ ਦੇ ਸਾਥੀ ਸਿੱਖਾਂ ਨੇ ਯੋਜਨਾਬੱਧ ਤਰੀਕੇ 
ਨਾਲ, ਅੰਮਿ੍‌ਤਸਰ ਬੁੱਚੜਖਾਨੇ 'ਤੇ ਹਮਲਾ ਕਰ ਕੇ ਗਊਆਂ ਛੁਡਵਾਈਆਂ ਅਤੇ ਆਪ ਫ਼ਰਾਰ ਹੋ ਗਏ। ਕਸੂਰਵਾਰ 
ਨਾ ਫੜੇ ਜਾ ਸਕਣ ਕਾਰਨ ਸਰਕਾਰ ਨੇ ਇਸ ਕੇਸ ਵਿਚ 12 ਬੇਕਸੂਰਾਂ ਨੂੰ ਫੜ ਕੇ ਝੂਠੇ ਕੇਸ ਬਣਾ ਦਿੱਤੇ ਤਾਂ ਜੋ 
ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾ ਸਕਣ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਪਤਾ ਲੱਗਣ 'ਤੇ ਹਜ਼ੂਰ ਨੇ, ਨਿਰਦੋਸ਼ ਵਿਅਕਤੀਆਂ ਦੇ ਫੜੇ ਜਾਣ ਉੱਤੇ 
ਅਫ਼ਸੋਸ ਪ੍ਰਗਟ ਕੀਤਾ। ਉਹਨਾਂ ਨੇ ਅਸਲੀ ਕਸੂਰਵਾਰਾਂ ਨੂੰ ਆਪਣੇ ਜ਼ੁਰਮ ਦਾ ਇਕਬਾਲ ਕਰਨ ਦੀ ਦਲੇਰੀ 
ਵਿਖਾਉਣ ਦੀ ਇੱਛਾ ਵਿਅਕਤ ਕੀਤੀ। 

ਸ੍ਰੀ ਸਤਿਗੁਰੂ ਜੀ ਦਾ ਹੁਕਮ ਮੈਨ ਕੇ ਇਹ ਸਿੱਖ ਅਦਾਲਤ ਵਿਚ ਪੇਸ਼ ਹੋਂ ਗਏ ਅਤੇ ਉਪਰੋਕਤ ਘਟਨਾ ਦਾ 
ਇਕਬਾਲ ਕਰ ਬੇਕਸੂਰ ਵਿਅਕਤੀਆਂ ਨੂੰ ਛੁਡਵਾਇਆ ਅਤੇ ਆਪ ਸ਼ਹੀਦ ਹੋ ਗਏ। ਰ੍ 

ਸ਼ਹੀਦ ਲਹਿਣਾ ਸਿੰਘ ਦੇ ਘਰ ਇਕੋਂ ਧੀ ਸੀ। ਇਨ੍ਹਾਂ ਦੇ ਭਰਾ ਸ. ਗੁੱਜਰ ਸਿੰਘ ਦਾ ਖਾਨਦਾਨ ਚਲ ਰਿਹਾ 
ਹੈ। ਇਨ੍ਹਾਂ ਦੇ ਜ਼ਿਆਦਾਤਰ ਪਰਿਵਾਰ ਦਿੱਲੀ ਰਹਿੰਦੇ ਹਨ। ਕਰੀਬ 1985-86 ਤੋਂ ਹਰ ਸਾਲ ਅੰਮਿ੍‌ਤਸਰ ਸਾਕੇ ਦੇ 
ਸ਼ਹੀਦਾਂ ਨਮਿਤ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਰਜ਼ੂਰੀ ਵਿਚ ਅੰਮਿ੍‌ਤਸਰ ਜਾਂ ਸ੍ਰੀ ਭੈਣੀ ਸਾਹਿਬ ਵਿਖੇ 
ਸ਼ਹੀਦ ਯਾਦਗਾਰੀ ਸਮਾਗਮ ਹੋ ਰਹੇ ਹਨ। ਹਰ ਸਾਲ ਇਨ੍ਹਾਂ ਸਮਾਗਮਾਂ ਦੀ ਸੇਵਾ ਦਿੱਲੀ ਰਹਿੰਦੇ ਸ਼ਹੀਦ ਲਹਿਣਾ 
ਸਿੰਘ ਪੈਨਵ ਦੇ ਪਰਿਵਾਰਾਂ ਵਿਚੋਂ ਪਹਿਲਾਂ ਸ. ਦਲੀਪ ਸਿੰਘ ਪੈਨਵ ਅਤੇ ਇਨ੍ਹਾਂ ਦੇ ਚੜ੍ਹਾਈ ਕਰ ਜਾਣ ਉਪ੍ਰਤ 
ਇਨ੍ਹਾਂ ਦੇ ਪੁੱਤਰ ਸਰਵ ਸ੍ਰੀ ਜਸਬੀਰ ਸਿੰਘ, ਸਤਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਆਦਿਕ ਪਰਿਵਾਰ ਕਰਵਾਉਂਦੇ 
ਹਨ। 


'ਕੂਥਾ ਐਦੋਗਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬ਼ਹੀਦ / 71 


੦੦0੦1 €16॥ਘਹੂ ।0੦੧੦॥1€1610॥)&30੦11.੮੦॥॥ 


ਸ਼ਹੀਦ ਹਾਕਮ ਸਿੰਘ ਪਟਵਾਰੀ 
ਪਿੰਡ ਮੌੜ੍ਹੇ ਕਲਾਂ, ਬਲਾਕ ਚੌਗਾਵਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ ਐਮ੍ਰਿਤਸਰ 
(ਐਮ੍ਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਹਾਕਮ ਸਿੰਘ ਪਟਵਾਰੀ ਸਪੁੱਤਰ ਸ੍ਰੀ ਰੂਪਾ, ਪਿੰਡ ਮੌੜ੍ਹੇ ਕਲਾਂ, ਹੁਣ ਬਲਾਕ ਚੌਗਾਵਾਂ, ਤਹਿਸੀਲ 
ਅਜਨਾਲਾ, ਜ਼ਿਲ੍ਹਾ ਐਮਿਰ੍‌ਤਸਰ ਦੇ ਮਾਰਕੰਡੇ ਬ੍ਰਾਹਮਣ (ਗੋਤ ਕਾਨਸ਼) ਸਨ। ਆਪ ਦਾ ਪਹਿਲਾ ਨਾਂ ਹਾਕਮ ਰਾਏਂ 
ਸੀ। 

ਸ਼ਹੀਦ ਹਾਕਮ ਸਿੰਘ ਪਟਵਾਰੀ ਆਪਣੀ ਵਿਧਵਾ ਮਾਤਾ ਦਾ ਇਕਲੌਤਾ ਨੌਜਵਾਨ ਪੁੱਤਰ ਸੀ। ਕਿਹਾ ਜਾਂਦਾ 
ਹੈ ਕਿ ਇਸ ਦੀ ਮਾਤਾ ਬੜੇ ਹੌਸਲੇ ਨਾਲ ਫਾਂਸੀ ਵਾਲੀ ਥਾਂ ਆਈ, ਚਾਰਾਂ ਸ਼ਹੀਦਾਂ ਦੇ ਮਿ੍‌੍‌ਤਕ ਸਰੀਰਾਂ ਨੂੰ ਗਾੱਡੇ 
ਵਿਚ ਪਾ ਕੇ ਆਪਣੇ ਪਿੰਡ ਮੌੜ੍ਹੋ ਲੈ ਆਈ। ਆਪਣੇ ਘਰ ਦਾ ਕੋਠਾ ਉਧੇੜ ਕੇ, ਕੜੀਆਂ ਬਾਲੇ ਲਾਹ ਕੇ, ਉਹਨਾਂ 
ਲੱਕੜਾਂ ਨਾਲ, ਮਾਤਾ ਨੇ ਸ਼ਹੀਦਾਂ ਦਾ ਸਸਕਾਰ ਕੀਤਾ। 

ਧਿੰਡ ਮੌੜੇ ਕਲਾਂ ਵਿਖੇ ਇਸ ਵੇਲੇ ਸ਼ਹੀਦ ਹਾਕਮ ਸਿੰਘ ਦੇ ਘਰ ਵਾਲਾ ਅਸਥਾਨ ਜਿਥੇ ਸ਼ਹੀਦਾਂ ਦਾ ਸਸਕਾਰ 
ਕੀਤਾ ਗਿਆ ਸੀ, ਵੀਰਾਨੀ ਦੀ ਹਾਲਤ ਵਿਚ ਪਿਆ ਹੈ। ਇਸ ਬੂਟੇ ਤੇ ਝਾੜਾਂ ਉੱਗੇ ਅਸਥਾਨ ਵਿਚ ਉਸ ਵੇਲੇ 
ਦਾ ਇਕ ਢਹਿਆ ਹੋਇਆ ਕਮਰਾ ਮੌਜੂਦ ਹੈ। ਇਸ ਦੀਆਂ ਟੁੱਟੀਆਂ ਹੋਈਆਂ ਕੰਧਾਂ ਐਦਰ ਪਿੰਡ ਦੇ ਲੋਕ ਦੀਵਾ 
'ਜਗਾ ਕੇ ਮੱਥਾ ਟੇਕਦੇ ਹਨ। 

ਸ਼ਹੀਦ ਹਾਕਮ ਸਿੰਘ ਦੇ ਭਰਾ ਤੇ ਚਾਚੇ ਤਾਇਆਂ ਦੇ ਪਰਿਵਾਰ ਪਿੰਡ ਤੋਂ ਚਲੇ ਗਏ ਹਨ। ਜ਼ਿਆਦਾਤਰ 
ਪਰਿਵਾਰ ਅੰਮ੍ਰਿਤਸਰ ਰਹਿੰਦੇ ਹਨ। 

ਪਿੰਡ ਮੌੜੇ ਕਲਾਂ ਐਮ੍ਰਤਸਰ-ਅਜਨਾਲਾ ਰੋਡ ਤੇ ਚੌਗਾਵਾਂ ਤੋਂ ਕਰੀਥ 6 ਕਿਲੋਮੀਟਰ 'ਤੇ ਹੈ। 


ਸ਼ਹੀਦ ਫ਼ਤਿਹ ਸਿੰਘ ਦੁਕਾਨਦਾਰ, ਐਮ੍ਤਸਰ 
(ਅੰਮ੍ਰਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਫ਼ਤਿਹ ਸਿੰਘ, ਅੰਮਿ੍‌ਤਸਰ ਵਿਖੇ ਦੁਕਾਨਦਾਰ ਸਨ। ਇਨ੍ਹਾਂ ਦੇ ਪਰਿਵਾਰ ਵਿਚੋਂ ਇਸ ਵੇਲੇ ਕੋਈ ਨਹੀਂ 
ਹੈ। ਇਹ ਨੌਜਵਾਨ ਅਵਸਥਾ ਵਿਚ ਸ਼ਹੀਦ ਹੋਏ ਸਨ। 

ਸ਼ਹੀਦ ਫ਼ਤਿਰ ਸਿੰਘ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸ਼ਰਧਾਲੂ ਸਿੱਖ ਸਨ। ਸਾਧ ਸੈਗਤ ਨਾਲ ਮੇਲੇ ਗੇਲੇ 
ਸਮੇਂ ਹੀ ਬੀਹਲਾ ਸਿੰਘ, ਲਹਿਣਾ ਸਿੰਘ, ਹਾਕਮ ਸਿੰਘ ਪਟਵਾਰੀ ਆਦਿ ਹੁਰਾਂ ਨਾਲ ਇਹਨਾਂ ਦਾ ਆਪਸ 'ਚ ਮੇਲ 
ਮਿਲਾਪ ਵਧਿਆ। ਇਹ ਚਾਰੇ ਜਣੇਂ , ਕਈ ਵਾਰ, ਇੱਕਠੇ ਹੀ, ਹਰਿਮੈਦਰ ਸਾਹਿਬ ਮੱਥਾ ਟੇਕਣ ਜਾਂ ਸਰੋਵਰ ਵਿਚ 
ਇਸ਼ਨਾਨ ਕਰਨ ਜਾਂਦੇ ਸਨ। ` 


'ਕੂਥਾ ਐਦੋਲਨ' ਦੇ ਮਹਾਨ ਸ਼ਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ ,// 72 


0੦0੦੧ €16॥ਘਹੂ ।੧੦॥੧੦॥1€1610॥)&340੦11.੮੦॥॥ 


ਸ਼ਹੀਦ ਬੀਹਲਾ ਸਿੰਘ ਸੰਧੂ 
ਪਿੰਡ ਨਾਰਲੀ, ਬਲਾਕ ਭਿੱਖੀਵਿੰਡ, ਤਹਿਸੀਲ ਪੱਟੀ, ਜ਼ਿਲ੍ਹਾ ਤਰਨਤਾਰਨ 
(ਅੰਮ੍ਰਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਬੀਹਲਾ ਸਿੰਘ ਸੰਧੂ (ਜ਼ਿਮੀਂਦਾਰ ਸਿੱਖ) ਪਿੰਡ ਨਾਰਲੀ, ਹੁਣ ਬਲਾਕ ਭਿੱਖੀਵਿੰਡ, ਤਹਿਸੀਲ ਪੱਟੀ 
ਜ਼ਿਲ੍ਹਾ ਤਰਨਤਾਰਨ (ਪਹਿਲੋਂ ਜ਼ਿਲ੍ਹਾ ਐਮਿ੍‌ਤਸਰ) ਦੇ ਸਨ। ਆਪ ਅਣਵਿਆਹੇ ਸਨ ਅਤੇ ਕਰੀਬ 18-19 ਸਾਲ 
ਦੀ ਨੌਜਵਾਨ ਅਵਸਥਾ ਵਿਚ ਸ਼ਹੀਦ ਹੋਏ। ਇਹ ਪਿੰਡ ਦੀ ਪੱਤੀ ਦਾਮੋਕੀ ਵਿਚ ਰਹਿੰਦੇ ਸਨ। ਬੀਹਲਾ ਸਿੰਘ 
ਪਤਲੇ ਸਰੀਰ ਤੇ ਦਰਮਿਆਨੇ ਕੱਦ ਦੇ ਸਨ। ਆਪ ਦੇ ਦੋ ਭਰਾ ਜਿਉਣ ਸਿੰਘ ਤੇ ਗੁਰਦਿੱਤ ਸਿੰਘ ਸਨ। ਆਪ ਦੇ 
ਭਰਾ ਗੁਰਦਿਤ ਸਿੰਘ ਦੇ ਪੁੱਤਰ ਗੋਪਾਲ ਸਿੰਘ ਦੀ ਔਲਾਦ ਚਲ ਰਹੀ ਹੈ। 

ਪਿੰਡ ਨਾਰਲੀ ਭਿੱਖੀਵਿੰਡ ਤੋਂ ਕਰੀਬ 10 ਕਿਲੋਮੀਟਰ 'ਤੇ ਹੈ। 

ਐਸ ਵੇਲੇ ਸ਼ਹੀਦ ਬੀਹਲਾ ਸਿੰਘ ਨਾਰਲੀ ਦੇ ਪਰਿਵਾਰ ਵਿਚੋਂ ਸ. ਗੋਪਾਲ ਸਿੰਘ ਦੇ ਪੁੱਤਰ ਸ. ਇੰਦਰ ਸਿੰਘ 
ਦੇ ਪੁੱਤਰ ਸ. ਸੱਜਣ ਸਿੰਘ ਦਾ ਪਰਿਵਾਰ ਪਿੰਡ ਨਾਰਲੀ ਵਿਖੇ ਰਹਿ ਰਿਹਾ ਹੈ। ਬਾਕੀ ਪਰਿਵਾਰਾਂ ਵਿਚੋਂ ਜ਼ਿਆਦ- 
ਤਰ ਪਰਿਵਾਰ ਲੁਧਿਆਣੇ ਹੈਬੋਵਾਲ ਕਲਾਂ ਵਿਖੇ ਰਹਿੰਦੇ ਹਨ। ਇਨ੍ਹਾਂ ਵਿਚੋਂ ਸ. ਕਾਬਲ ਸਿੰਘ ਅਜ ਕਲ ਸ੍ਰੀ 
ਭੈਣੀ ਸਾਹਿਬ ਵਿਖੇ ਸੇਵਾ ਕਰ ਰਹੇ ਹਨ। ਉਥੇ ਇਨ੍ਹਾਂ ਪਰਿਵਾਰਾਂ ਦੇ ਦੁੱਧ ਦੀ ਡੇਅਰੀ ਦੇ ਕੌਮ ਚਲਦੇ ਹਨ। ਦੋ 
ਪਰਿਵਾਰ ਅਮਰੀਕਾ ਵੀ ਗਏ ਹੋਏ ਹਨ। ਸੈਨ 2006 ਨੂੰ ਪਿੰਡ ਨਾਰਲੀ ਵਿਖੇ ਸਵ. ਸ. ਸੱਜਣ ਸਿੰਘ ਦੇ ਪੁੱਤਰਾਂ 
ਸਮਾਗਮ ਪਿੰਡ ਨਾਰਲੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ। ਸੈਨ 2007 ਤੋਂ ਇਸੇ ਪਰਿਵਾਰ 
ਦੇ ਅਮਰੀਕਾ ਵਸਦੇ ਸ. ਮੁਖਤਿਆਰ ਸਿੰਘ ਅਤੇ ਸ. ਰੂਪ ਸਿੰਘ ਭਰਾਵਾਂ ਵੱਲੋਂ ਹਰ ਸਾਲ ਪਿੰਡ ਨਾਰਲੀ ਵਿਖੇ 
ਪਿੰਡ ਵਾਸੀਆਂ ਅਤੇ ਪਰਿਵਾਰ ਦੇ ਸਹਿਯੋਗ ਨਾਲ ਯਾਦਗਾਰੀ ਸਮਾਗਮ ਕਰਵਾਉਂਣੇ ਆਰੋਭੇ ਗਏ ਹਨ। ਇਨ੍ਹਾਂ 
ਨੇ ਆਖਿਆ ਹੈ ਹਰ ਸਾਲ ਅਗਲੇ ਮੇਲੇ ਵੀ ਇਹ ਇਸੇ ਤਰ੍ਹਾਂ ਕਰਵਾਉਣਗੇ। 

ਸ਼ਹੀਦ ਭਗਤ ਸਿੰਘ ਦੇ ਬਜ਼ੁਰਗ ਵੀ ਪਿੰਡ ਨਾਰਲੀ ਦੇ ਹੀ ਸਨ। ਸ਼ਹੀਦ ਭਗਤ ਸਿੰਘ ਦਾ ਗੋਤ ਵੀ ਸੰਧੂ 
ਸੀ। ਸ਼ਹੀਦ ਭਗਤ ਸਿੰਘ ਦੇ ਪਿਛੋਕੜ ਵਿਚੋਂ ਸ਼ਹੀਦ ਬੀਹਲਾ ਸਿੰਘ ਨਾਰਲੀ ਦੇ ਪਰਿਵਾਰ ਦੇ ਸੈਬੋਧ ਰਹੇ ਹਨ। 


'ਗੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 73 


੦੦0੦1 €16॥ਘਹੂ 0੦॥੧੦॥1€1610॥)&30੦11.੮੦॥॥ 


ਸ਼ਹੀਦ ਝੰਡਾ ਸਿੰਘ 
ਪਿੰਡ ਠੱਠਾ (ਰਾਵਲ), ਬਲਾਕ ਚੌਗਾਵਾਂ, ਤਹਿਸੀਲ ਅਜਨਾਲਾ, 
ਜ਼ਿਲ੍ਹਾ ਐਮ੍ਰਿਤਸਰ 
(ਐਮ੍ਰਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਝੰਡਾ ਸਿੰਘ ਔਲਖ, ਪਿੰਡ ਠੱਠਾ (ਰਾਵਲ), ਹੁਣ ਬਲਾਕ ਚੌਗਾਵਾਂ, ਤਹਿਸੀਲ ਅਜਨਾਲਾ, ਜ਼ਿਲ੍ਹਾ 
ਐਮ੍ਰਿਤਸਰ ਦੇ ਨਾਮਧਾਰੀ ਸਿੱਖ ਸਨ। ਇਹ ਪਿੰਡ ਦੀ ਸ਼ਮਸਾ ਪੱਤੀ ਵਿਚ ਰਹਿੰਦੇ ਸਨ। ਪਿੰਡ ਮੌੜੇ ਕਲਾਂ ਤੇ ਪਿੰਡ 
ਠੱਠਾ ਦਾ ਫ਼ਾਸਲਾ ਕ੍ਰੀਬ 5 ਕਿਲੋਮੀਟਰ ਦਾ ਹੈ। 

ਝੰਡਾ ਸਿੰਘ ਜਿਸ ਨੂੰ ਐਮਿ੍‌ਤਸਰ ਸਾਕੇ ਦੇ ਮੁਕੱਦਮੇ ਸਮੇਂ ਭਗੌੜਾ ਕਰਾਰ ਦਿੱਤਾ ਗਿਆ ਸੀ ਜਦੋਂ ਦੋ ਸਾਲ 
ਬਾਅਦ ਕਾਬਲ ਵੱਲੋਂ ਪਰਤਿਆ ਤਾਂ ਐਗ੍ਰੇਜ਼ ਸਰਕਾਰ ਵੱਲੋਂ 11 ਅਗਸਤ 1873 ਨੂੰ ਫੜਿਆ ਗਿਆ। ਇਕ 
ਦਿਨ ਵਿਚ ਹੀ ਮੁਕੱਦਮੇ ਦੀ ਸਾਰੀ ਕਾਰਵਾਈ ਪੂਰੀ ਕਰਕੇ 12 ਅਗਸਤ 1873 ਨੂੰ ਝੰਡਾ ਸਿੰਘ ਨੂੰ ਕਾਤਿਲ 
ਠਹਿਰਾਇਆ ਗਿਆ, ਉਸੇ ਦਿਨ ਹੀ ਉਸ ਨੂੰ ਵਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। 

ਸਾਰਾ ਪਿੰਡ ਠੱਠਾ ਔਲਖ ਗੋਤੀਆਂ ਦਾ ਪਿੰਡ ਹੈ। ਸ਼ਹੀਦ ਝੰਡਾ ਸਿੰਘ ਦੇ ਪਰਿਵਾਰ ਵਿਚੋਂ ਐਸ ਵੇਲੇਂ ਧੀ ਦੇ 
ਪਰਿਵਾਰ ਵਿਚੋਂ ਨਾਨਕੇ ਢੇਰੀ 'ਤੇ ਆਏ ਸ. ਜਵੰਦ ਸਿੰਘ ਸੰਧੂੰ ਦੇ ਪੋਤੇ ਸਰਵ ਸ੍ਰੀ ਕਸ਼ਮੀਰ ਸਿੰਘ, ਠਾਕੁਰ ਸਿੰਘ 
ਤੇ ਮੁਖਤਿਆਰ ਸਿੰਘ ਰਹਿੰਦੇ ਹਨ। 


ਸ਼ਹੀਦ ਸਿਪਾਹੀ ਲਾਲ ਸਿੰਘ, ਸ਼ਹੀਦ ਲਹਿਣਾ ਸਿੰਘ 
ਜ਼ਿਲ੍ਹਾ ਐਮ੍ਰਿਤਸਰ 
( ਐਮ੍ਰਿਤਸਰ ਸਾਕੇ ਵਿਚ ਕਾਲੇ ਪਾਣੀ ਦੀ ਕੈਦ ਥੱਟੀ) 
ਐਮ੍ਰਿਤਸਰ ਸਾਕੇ ਮਗਰੋਂ ਚੱਲੇਂ ਮੁਕੱਦਮੇ ਵਿਚ 31 ਅਗਸਤ ਸੈਨ 1873 ਨੂੰ ਸ. ਲਹਿਣਾ ਸਿੰਘ ਸਪੁੱਤਰ ਸ. 
ਬਲਾਕਾ ਸਿੰਘ ਅਤੇ ਸਿਪਾਹੀ ਲਾਲ ਸਿੰਘ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ। 
ਇਨ੍ਹਾਂ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਮਿਲਦੀ। ਇਹ ਕਾਲੇ ਪਾਣੀ ਦੀ ਕੈਦ ਵਿਚੋਂ ਵਾਪਸ ਨਹੀਂ ਆਏ। 


'ਗੁਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 74 


੦੦0੦1 €16ਘਹੂ ।0੦॥੧੦॥1€161੮॥)&30੦11.੮੦॥॥ 


ਰਾਏਕੋਟ ਦਾ ਸਾਕਾ 
ਰਾਏਕੋਟ ਸਾਕੇ ਦੇ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ ਸਿੱਖ 
ਅਤੇ ਉਨ੍ਹਾਂ ਦੇ ਵੇਰਵੇ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਰੀਚ / 75 


੦੦0੦1 €16॥ਘਹੂ 0੦੧੦॥1€1610॥)&30011.੮੦॥॥ 


ਰਾਏਕੋਟ ਦਾ ਸਾਕਾ 


ਸੈਨ 1856 ਈ: ਵਿਚ ਲੁਧਿਆਣੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿਸਟਰ ਰਿਕਟਸ ਨੇ ਰਾਏਕੋਟ ਵਿਖੇ 
ਵੀ ਬੁੱਚੜਖਾਨਾ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਹ ਬੁੱਚੜਖਾਨਾ ਛੱਪੜ ਕੰਢੇ, ਸ਼ਹਿਰ ਦੀ ਚਾਰਦੀਵਾਰੀ 
ਦੇ ਬਾਹਰ ਸਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਬਣਾਏ ਗਏ ਗੁਰਦੁਆਰੇ ਅਤੇ ਸੁਥਰਿਆਂ ਦੇ ਇਕ ਡੇਰੇ ਦੇ 
ਬਿਲਕੁਲ ਨੇੜ੍ਹੇ ਖੋਲ੍ਹਿਆ ਗਿਆ ਸੀ। 

ਬੁਚੜਖਾਨੇ ਵਿਚ ਰਾਂਝਾ ਤੇ ਬੂਟਾ ਬੱਚੜ ਦਾ ਕੌਮ ਕਰਦੇ ਸਨ। ਉਹ ਗਊ ਦਾ ਮਾਸ ਲੈ ਕੇ ਡੇਰੇ ਅਗੋਂ 
ਲੰਘਦੇ। ਕਾਂ ਕੁੱਤੇ ਵੀ ਮਾਸ ਦੀਆਂ ਬੋਟੀਆਂ, ਛਿਛੜੇ, ਹੱਡੀਆਂ ਆਦਿ ਧੂਹੀ ਫਿਰਦੇ। ਪੰਛੀ ਤਾਂ ਡੇਰੇ ਉਤੇ ਬੈਠਕੇ 
ਵੀ ਚੂੰਡਦੇ। ਡੇਰੇ ਦਾ ਸੇਵਾਦਾਰ ਤੇ ਗਰੌਥੀ ਬੜੇ ਦੁਖੀ ਹੁੰਦੇ ਪਰ ਆਪਣੇ ਐਦਰ ਹੀ ਗੁੱਸਾ ਪੀ ਲੈਂਦੇ। ਕਸਾਈ ਇਸ 
ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਗੁੱਜਰਾਂ ਦੇ ਪਸ਼ੂ ਵੀ ਉਸ ਛੱਪੜ ਵਿਚ ਹੀ ਪਾਣੀ ਪੀਂਦੇ ਸਨ, ਹਲਾਲ 
ਕੀਤੀਆਂ ਗਈਆਂ ਗਊਆਂ ਦੀਆਂ ਹੱਡੀਆਂ ਛੱਪੜ ਵਿਚ ਹੀ ਸੁੱਟ ਦੇਂਦੇ। 

ਰਾਏਕੋਟ ਬੁੱਚੜਖਾਨੇ 'ਤੇ 15 ਜੁਲਾਈ 1871 ਈ. ਦੀ ਰਾਤ ਨੂੰ ਨਾਮਧਾਰੀ ਸਿੱਖਾਂ ਦੇ ਜੱਥੇ ਨੇ ਹਮਲਾ 
ਕੀਤਾ। ਸਿੰਘਾਂ ਨੇ ਹਮਲਾ ਕਰਨ ਤੋਂ ਪਹਿਲਾਂ ਪਿੰਡ ਤਾਜਪੁਰੇ ਬੂਟਾ ਰਾਮ ਦੇ ਡੇਰੇ ਹਵਨ ਕੀਤਾ। ਰਾਤ 12 ਵਜੇ ਦੇ 
ਕਰੀਬ ਬੁੱਚੜਖਾਨੇ ਤੇ ਹੱਲਾ ਬੋਲਿਆ ਗਿਆ। ਸਿੰਘਾਂ ਨੇ ਗਊਆਂ ਦੇ ਰੱਸੇ ਵੱਢ ਦਿੱਤੇ ਅਤੇ ਗਊਆਂ ਨੂੰ ਬਾਹਰ 
ਹਿੱਕ ਦਿੱਤਾ। 

ਜਦੋਂ ਹਮਲਾ ਹੋਇਆ ਤਾਂ ਰਾਂਝਾ ਤੇ ਦੋ ਹੋਰ ਭੱਜ ਗਏ। ਬੂਟਾ ਲੁਧਿਆਣੇ ਗਿਆ ਹੋਇਆ ਸੀ, ਸੋ ਉਹ 
ਵੀ ਬਚ ਗਿਆ। ਇਕ ਆਦਮੀ ਦਸੌਂਧੀ ਤੇ ਔਰਤ ਬੱਸੀ ਮਾਰੇ ਗਏ, 7 ਜ਼ਖਮੀ ਹੋਏ। ਰਾਤੋ ਰਾਤ ਸਿੰਘ ਫ਼ਰਾਰ ਹੋ 
ਗਏ। ਥਾਣਾ ਨੇੜੇ ਹੀ ਸੀ, ਪਰ ਉਸ ਰਾਤ ਬਰਸਾਤ ਹੋਣ ਕਾਰਣ ਅਤੇ ਹਨੇਰੀ ਝੱਖੜ ਝੂਲਣ ਕਾਰਣ ਮਸ਼ਾਲਾਂ ਵੀ 
ਨਹੀਂ ਸਨ ਬਾਲੀਆਂ ਜਾ ਸਕਦੀਆਂ। ਸਿਪਾਹੀ ਹੀ ਮੌਕੇ 'ਤੇ ਆਏ ਪਰ ਉਦੋਂ' ਤੀਕ ਸਿੰਘ ਜਾ ਚੁਕੇ ਸਨ। ਚਿੱਕੜ 
ਕਾਰਨ ਪੈੜਾਂ ਵੀ ਨਹੀਂ ਸਨ ਲੱਭ ਸਕਦੀਆਂ ਸੋ ਰਾਤੀਂ ਪਿੱਛਾ ਨਾ ਕੀਤਾ ਜਾ ਸਕਿਆ। 

ਸਰਕਾਰ ਨੇ ਦੋਸ਼ੀਆਂ ਦਾ ਪਤਾ ਲਾਉਣ ਲਈ 1000 ਰੁਪਏ ਦਾ ਇਨਾਮ ਰੱਖਿਆ। ਪਟਿਆਲੇ ਦੇ ਰਾਜੇ 
ਮਹਿੰਦਰ ਸਿੰਘ ਨੇ ਵੀ 250 ਰੁਪਏ ਦਾ ਇਨਾਮ ਰੱਖ ਦਿੱਤਾ। ਪਿੰਡ ਛੀਨੀਵਾਲ ਦਾ ਦਲ ਸਿੰਘ ਲਾਲਚ ਵਿਚ ਆ 
ਗਿਆ। ਉਸਨੇ ਪੁਲੀਸ ਨੂੰ ਖਬਰ ਕਰ ਦਿੱਤੀ। ਤੇਜਾ ਸਿੰਘ ਢਿੱਲਵਾਂ ਵਾਲੇ ਨੇ ਸਿੰਘਾਂ ਨੂੰ ਸਾਰੀ ਵਾਰਤਾ ਦੱਸੀ ਤੇ 
ਆਖਿਆ ਕੇ ਜੇਠੂਪੁਰੇ ਦਾ ਰਸਾਲਾ ਤੁਹਾਨੂੰ ਫੜ੍ਹਨ ਲਈ ਆ ਰਿਹਾ' ਹੈ, ਤੁਸੀਂ ਆਪਣਾ ਪ੍ਰਥੈਧ ਕਰ ਲਵੋ। ਪਰ 
ਮਸਤਾਨ ਸਿੰਘ ਕਹਿਣ ਲੱਗਾ ਕਿ ਜੇ ਅਸੀਂ ਭੱਜ ਗਏ ਤਾਂ ਸਿਪਾਹੀ ਦੂਸਰੇ ਲੋਕਾਂ ਨੂੰ ਤੌਗ ਕਰਨਗੇ। ਦੁਪਹਿਰ ਤਕ 
ਪੁਲੀਸ ਵਾਲਿਆਂ ਨੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਕੱਦਮਾ ਬੱਸੀ ਚਲਿਆ। ਸ੍ਰੀ ਸਤਿਗੁਰੂ ਰਾਮ ਸਿੰਘ ਜੀ 
ਨੂੰ ਵੀ ਇਸ ਮੁਕੱਦਮੇ ਦੇ ਸੈਬਧ ਵਿਚ 28 ਜੁਲਾਈ 187 ਨੂੰ ਬੱਸੀਆਂ ਕੋਠੀ ਬੁਲਾਇਆ ਗਿਆ। 

ਰਾਏਕੋਟ ਸਾਕੇ ਦੇ ਮੁਕੱਦਮੇ ਦੇ ਫੈਸਲੇ ਅਨੁਸਾਰ ਪਿੰਡ ਪਿੱਥੋ ਦੇ ਤਿਨ ਸਿੰਘਾਂ - ਸੋਤ ਮੋਗਲ ਸਿੰਘ, ਸਤ 
ਮਸਤਾਨ ਸਿੰਘ ਤੇ ਸਤ ਗੁਰਮੁਖ ਸਿੰਘ ਨੂੰ 5 ਅਗਸਤ 3871 ਈ: ਨੂੰ ਰਾਏਕੋਟ ਬੱਚੜਖਾਨੇ ਦੇ ਕੋਲ ਹੀ ਫਾਂਸੀ. 
ਗੱਡ ਕੇ ਫਾਂਸੀ ਦੇ ਦਿੱਤੀ ਗਈ। ਇਸੇ ਕੇਸ ਵਿਚ ਹੀ 28 ਜੁਲਾਈ 1871 ਈ. ਨੂੰ ਸੂਬਾ ਗਿਆਨੀ ਰਤਨ ਸਿੰਘ 


'ਗੁਥਾ ਐਦੋਲਨ' ਦੇ ਮਰਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ ,/ 76 


੦੦0੦1 €16॥ਘਹੂ ।0੦੧੦1॥1€1610॥)&30੦11.੮੦॥॥ 


ਤੇ ਸੈਤ ਰਤਨ ਸਿੰਘ ਨਾਈਵਾਲਾ ਨੂੰ ਲੁਧਿਆਣੇ ਜੇਲ੍ਹ ਵਿਚ ਕੈਦ ਕਰ ਲਿਆ ਗਿਆ ਸੀ। 

ਚੀਫ ਕੋਰਟ ਪੰਜਾਬ ਦੇ ਜੱਜ ਬੋਲੀਨੋਸ ਨੇ 11 ਨਵੇਬਰ 1871 ਨੂੰ ਲਿਖਿਆ ਕਿ ਗਵਾਹਾਂ ਦੇ ਬਿਆਨਾਂ 
ਤੋਂ ਇਹ ਸਾਬਤ ਨਹੀਂ ਹੁੰਦਾ ਕਿ ਇਹਨਾਂ ਦੋਵਾਂ ਸਿੰਘਾਂ ਦਾ ਹੱਤਿਆਵਾਂ ਵਿਚ ਕੋਈ ਹੱਥ ਸੀ, ਇਸ ਲਈ ਮੈਂ ਮੌਤ 
ਦੀ ਜਗ੍ਹਾ ਆਜੀਵਨ ਜੇਲ੍ਹ ਦੀ ਸਜ਼ਾ ਦੇਂਦਾ ਹਾਂ। ਪਰ ਜੱਜ ਕੈਂਪਬੈਲ ਨੇ 14 ਨਵੈਬਰ 1871 ਈ. ਨੂੰ ਮੌਤ ਦੀ ਸਜ਼ਾ 
ਬਹਾਲ ਰੱਖੀ। 23 ਨਵੰਬਰ 1871 ਈ: ਨੂੰ ਜੱਜ ਲਿੰਡਸੇ ਨੇ ਵੀ ਮੌਤ ਦੀ ਸਜ਼ਾ ਨੂੰ ਬਹਾਲ ਰੱਖਿਆ। ਐਤ 26 
ਨਵੰਬਰ 1871 ਈ: ਨੂੰ ਸੂਬਾ ਗਿਆਨੀ ਰਤਨ ਸਿੰਘ ਜੀ ਤੇ ਸੈਤ ਰਤਨ ਸਿੰਘ ਜੀ ਨੂੰ ਸੈਂਟਰਲ ਜੇਲ੍ਹ ਲੁਧਿਆਣਾ 
ਦੇ ਬਾਹਰ ਫਾਂਸੀ ਦੇ ਦਿੱਤੀ ਗਈ। 


ਰਾਏਕੋਟ ਸਾਕੇ ਦੇ ਸ਼ਹੀਦ 
(ਇਹ ਸਾਕਾ 15 ਜੁਲਾਈ 1873 ਨੂੰ ਹੋਇਆ ) 


ਰਾਏਕੋਟ ਅਤੇ ਲੁਧਿਆਣੇ ਵਿਖੇ ਫਾਂਸੀ ਦੇ ਕੇ ਸ਼ਹੀਦ ਕੀਤੇ ਗਏ ਸਿੱਖ 
“ ਰਾਏਕੋਟ ਵਿਖੇ ਸ਼ਹੀਦ ਕੀਤੇ ਗਏ ਤਿੰਨ ਸਿੱਖ 
(5 ਅਗਸਤ 1871 ਨੂੰ ਸ਼ਹੀਦ ਕੀਤੇ ਗਏ) 


ਇਹ ਤਿੰਨੋ ਸਿੱਖ ਪਿੰਡ ਪਿੱਥੋ ਹੁਣ ਬਲਾਕ ਰਾਮਪੁਰਾ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ (ਉਦੋਂ ਰਿਆਸਤ 
ਨਾਭਾ) ਦੇ ਸਨ। 


1. ਮੋਗਲ ਸਿੰਘ ਭੁੱਲਰ ਸਪੁੱਤਰ ਸ. ਰਤਨ ਸਿੰਘ 
2. ਮਸਤਾਨ ਸਿੰਘ ਭੁੱਲਰ ਸਪੁੱਤਰ ਸ. ਕਿਸ਼ਨ ਸਿੰਘ 
3. ਗੁਰਮੁਖ ਸਿੰਘ ਮੁਹਾਰਾਂ ਸਪੁੱਤਰ ਸ. ਮੋਹਰ ਸਿੰਘ 


“ ਲੁਧਿਆਣਾ ਵਿਖੇ ਸ਼ਹੀਦ ਕੀਤੇ ਗਏ ਦੋ ਸਿੱਖ 
(26 ਨਵੰਬਰ 1873 ਨੂੰ ਸ਼ਹੀਦ ਕੀਤੇ ਗਏ) 


1. ਸੂਬਾ ਗਿਆਨੀ ਰਤਨ ਸਿੰਘ ਸਪੁੱਤਰ ਸ੍ਰੀ ਰਾਮ ਕਿਸ਼ਨ, ਪਿੰਡ ਮੋਡੀਕਲਾਂ ਹੁਣ ਬਲਾਕ ਰਾਮਪੁਰਾ 
ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਉਦੋਂ ਰਿਆਸਤ ਪਟਿਆਲਾ। 

2. ਰਤਨ ਸਿੰਘ ਬਾਸੀ ਸਪੁੱਤਰ ਸ. ਬੁੱਧ ਸਿੰਘ, ਪਿੰਡ ਨਾਈਵਾਲਾ ਹੁਣ ਬਲਾਕ ਤਹਿਸੀਲ ਤੇ ਜ਼ਿਲ੍ਹਾ 
ਬਰਨਾਲਾ (ਉਦੋਂ ਰਿਆਸਤ ਪਟਿਆਲਾ) ਪਿੰਡ ਨਾਈਵਾਲੇ ਤੋਂ ਬਿਨ੍ਹਾਂ ਇਨ੍ਹਾਂ ਦੇ ਪਰਿਵਾਰ ਪਿੰਡ 
ਕਸਾਈਵਾੜਾ (ਹੁਣ ਰਾਮਨਗਰ) ਬਲਾਕ ਮੌੜ ਤਹਿਸੀਲ ਤਲਵੈਡੀ ਸਾਬੋ ਜ਼ਿਲ੍ਹਾ ਬਠਿੰਡਾ ਵਿਖੇ 
ਵੀ ਰਹਿੰਦੇ ਸਨ। ਸੋਤ ਰਤਨ ਸਿੰਘ ਦੋਹਾਂ ਪਿੰਡਾਂ ਵਿਚ ਰਹਿੰਦੇ ਸਨ। ਪਿੰਡ ਕਸਾਈਵਾੜਾ, ਪਿੰਡ 
ਮੈਡੀਕਲਾਂ ਦੇ ਨੇੜੇ ਹੈ। 


'ਕੁਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਰੀਦ / 77 


੦੦0੦੧ €16ਘਹੂ ।੧੦॥੧੦॥1€1610॥0&340੦11.੮੦॥॥ 


ਸ਼ਹੀਦ ਮੈਗਲ ਸਿੰਘ, ਸ਼ਹੀਦ ਗੁਰਮੁਖ ਸਿੰਘ, ਸ਼ਹੀਦ ਮਸਤਾਨ ਸਿੰਘ 
ਪਿੰਡ ਪਿੱਥੋ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 
(ਰਾਏਕੋਟ ਸਾਕੇ ਦੇ ਸ਼ਹੀਦ) 


ਸ਼ਹੀਦ ਮੈਗਲ ਸਿੰਘ ਭੁੱਲਰ ਸਪੁੱਤਰ ਸ. ਰਤਨ ਸਿੰਘ, ਸ਼ਹੀਦ ਮਸਤਾਨ ਸਿੰਘ ਭੁੱਲਰ ਸਪੁੱਤਰ ਸ. ਕਿਸ਼ਨ 
ਸਿੰਘ ਤੇ ਸ਼ਹੀਦ ਗੁਰਮਖ ਸਿੰਘ ਮੁਹਾਰਾਂ ਸਪੁੱਤਰ ਸ. ਮਿਹਰ ਸਿੰਘ, ਪਿੰਡ ਪਿੱਥੋ ਦੇ ਸਨ। (ਮਲੇਰਕੋਟਲਾ ਸਾਕੇ ਦੇ 
ਇਕ ਸ਼ਹੀਦ ਹੀਰਾ ਸਿੰਘ ਅਤੇ ਸੂਬਾ ਹੁਕਮਾ ਸਿੰਘ ਵੀ ਇਸੇ ਪਿੰਡ ਪਿੱਥੋ ਦੇ ਸਨ।) 

15 ਜੁਲਾਈ 1873 ਨੂੰ ਰਾਏਕੋਟ ਬੁੱਚੜਖਾਨੇ 'ਤੇ ਹਮਲਾ ਕਰਕੇ, ਗਊਆਂ ਨੂੰ ਛੁਡਾਉਣ ਦੇ ਦੋਸ਼ ਵਿਚ 
ਇਨ੍ਹਾਂ ਤਿੰਨਾਂ ਦੇਸ਼-ਭਗਤ ਨਾਮਧਾਰੀ ਸਿੱਖਾਂ 'ਤੇ ਐਗ੍ਜ਼ ਸਰਕਾਰ ਵੱਲੋਂ ਮੁਕੱਦਮਾ ਚਲਾਇਆ ਗਿਆ। ਪਿੰਡ 
ਪਿੱਥੋਂ, ਜ਼ਿਲ੍ਹਾ ਬਠਿੰਡਾ (ਉਦੋਂ ਥਾਣਾ ਫੂਲ, ਰਿਆਸਤ ਨਾਭਾ) ਦੇ ਇਨ੍ਹਾਂ ਤਿੰਨਾਂ ਸਿੱਖਾਂ ਨੂੰ 5 ਅਗਸਤ 1871 ਨੂੰ 
ਰਾਏਕੋਟ ਬੁੱਚੜਖਾਨੇ ਕੋਲ ਸ਼ਰੇਆਮ ਫਾਂਸੀ ਦਿੱਤੀ ਗਈ। ਇਨ੍ਹਾਂ ਦੀ ਸ਼ਹੀਦੀ ਨੂੰ ਵੱਡੀ ਗਿਣਤੀ ਵਿਚ ਲੋਕ ਦੇਖ 
ਰਹੇ ਸਨ। ਕਿਸੇ ਨੇ ਇਨ੍ਹਾਂ ਦੇ ਚਿਹਰੇ ਤੇ ਸ਼ਿਕਨ ਨਹੀਂ ਸੀ ਵੇਖੀ। ਇਨ੍ਹਾਂ ਨੇ ਰੇਸ਼ਮ ਦੇ ਰੱਸੇ ਆਪ ਆਪਣੇ ਗਲਾਂ 
ਵਿਚ ਪਾ ਕੇ ਫਾਂਸੀ ਲਈ, ਸ਼ਹੀਦ ਹੋਏ ਤੇ ਸਦਾ ਲਈ ਅਮਰ ਹੋ ਗਏ। ਇਨ੍ਹਾਂ ਸ਼ਹੀਦਾਂ ਦੇ ਪਰਿਵਾਰ ਅਤੇ ਵਾਰਿਸ 
ਜੋ ਉੱਥੇ ਆਏ ਹੋਏ ਸਨ, ਸ਼ਹੀਦਾਂ ਦੇ ਮਿ੍‌ਤਕ ਸਗੀਰਾਂ ਨੂੰ ਪਿੰਡ ਪਿੱਥੋ ਲੈ ਗਏ ਅਤੇ ਗੁਰ ਮਰਿਆਦਾ ਨਾਲ ਇਨ੍ਹਾਂ 
ਦਾ ਐਤਿਮ ਸਸਕਾਰ ਕਰ ਦਿੱਤਾ। 

ਸ਼ਹੀਦਾਂ ਦੇ ਸਸਕਾਰ ਵਾਲੀ ਜਗ੍ਹਾਂ 'ਤੇ ਪਿੰਡ ਵਿਚ ਇਕ ਸ਼ਹੀਦ ਸਮਾਰਕ ਬਣਿਆ ਹੋਇਆ ਹੈ। ਇੱਥੇ ਲੋਕ 
ਮੱਥਾ ਟੇਕਦੇ ਹਨ। ਸਮੂਹ ਪਿੰਡ ਵਾਸੀ ਤੇ ਸ਼ਹੀਦਾਂ ਦੇ ਪਰਿਵਾਰ ਹਰ ਸਾਲ ਇਥੇ ਸ਼ਹੀਦ ਯਾਦਗਾਰੀ ਸਮਾਗਮ ਕਰਦੇ 
ਹਨ। 

ਰਾਏਕੋਟ ਦੇ ਇਨ੍ਹਾਂ ਸ਼ਹੀਦਾਂ ਨਮਿਤ ਮੇਲਾ, ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਹੁਕਮ ਅਨੁਸਾਰ ਹਰ ਸਾਲ 
ਰਾਏਕੋਟ, ਲੁਧਿਆਣਾ ਜਾਂ ਸੀ ਭੈਣੀ ਸਾਹਿਬ ਵਿਖੇ ਕੀਤਾ ਜਾਂਦਾ ਹੈ। ਪਹਿਲੋਂ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੀ 
ਨਾਮਧਾਰੀ ਸੈਗਤ ਵੱਲੋਂ ਕੀਤਾ ਜਾਂਦਾ ਸੀ, ਹੁਣ ਪਿਛਲੇ ਕੁਝ ਸਾਲਾਂ ਤੋਂ ਰਾਏਕੋਟ ਵਾਲੇ ਮੇਲੇ ਦੀ ਸੇਵਾ ਲੁਧਿਆਣੇ 
ਦੇ ਸੈਤ ਸਰਦਾਰਾ ਸਿੰਘ ਅਤੇ ਉਨ੍ਹਾਂ ਦੇ ਸਪੁੱਤਰ ਸੂਬਾ ਹਰਭਜਨ ਸਿੰਘ, ਸੈਤ ਬਖਸ਼ੀਸ਼ ਸਿੰਘ ਤੇ ਸੈਤ ਜਗਮੋਹਨ 
ਸਿੰਘ ਕਰਦੇ ਹਨ। ਲੁਧਿਆਣੇ ਵਾਲੇ ਮੇਲੇ ਦੀ ਸੇਵਾ ਸ. ਐਮਿ੍‌ਤਪਾਲ ਸਿੰਘ ਲਾਟੀ ਸਪੁੱਤਰ ਸੈਤ ਲੱਛਮਣ ਸਿੰਘ 
ਫਗਵਾੜਾ ਅਤੇ ਪਰਿਵਾਰ ਕਰਦੇ ਹਨ। ਮਲੇਰਕੋਟਲਾ ਵਾਲੇ ਮੇਲੇ ਦੀ ਸੇਵਾ ਵੀ ਇਹੀ ਸੈਤ ਲਛਮਣ ਸਿੰਘ 
ਫਗਵਾੜਾ ਪਰਿਵਾਰ ਕਰਦੇ ਹਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਪ੍ਰਕਾਸ਼ ਦਿਵਸ, ਬਸੰਤ ਪੰਚਮੀ ਵਾਲੇ ਮੇਲੇ ਦੀ 
ਸੇਵਾ ਪਿਛਲੇ ਕੁਝ ਸਾਲਾਂ ਤੋ ਸ. ਸੁਰਿੰਦਰ ਸਿੰਘ (ਭਾਈ ਜੀ) ਕਰਵਾਉਂਦੇ ਹਨ। 

5 ਅਗਸਤ 2007 ਨੂੰ ਸਰੀ ਭੈਣੀ ਸਾਹਿਬ ਵਿਖੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿਚ ਰਾਏਕੋਟ 
ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਕੀਤੇ ਗਏ ਸਮਾਗਮ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੈਤਰੀ ਪੰਜਾਬ ਨੇ 
ਸੂਬਾ ਸੁਰਿੰਦਰ ਕੌਰ ਖਰਲ ਵੱਲੋਂ ਸਟੇਜ 'ਤੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਪਿੰਡ ਪਿੱਥੋਂ ਵਿਖੇ ਸਰਕਾਰ ਵੱਲੋ 
ਸਸਕਾਰ ਵਾਲੇ ਸਥਾਨ ਉੱਤੇ ਇਕ ਯਾਦਗਾਰ ਉਸਾਰੇ ਜਾਣ ਦੀ ਗੁਜਾਰਿਸ਼ ਕਰਨ ਤੇ ਬਾਦਲ ਸਾਹਿਬ ਨੇ ਦਸ 
ਲੱਖ ਰੁਪਏ ਦੀ ਗਰਾਂਟ ਭੇਜੇ ਜਾਣ ਦਾ ਵਾਦਾ ਕੀਤਾ। ਇਹ ਰੁਪਏ ਭੇਜ ਦਿੱਤੇ ਗਏ ਅਤੇ ਹੁਣ ਪਿੰਡ ਪਿੱਥੋ ਵਿਖੇ 
ਸ਼ਹੀਦਾਂ ਦੀ ਯਾਦ ਵਿਚ ਕਮਿਊਨਿਟੀ ਸੈਂਟਰ ਉਸਾਰਿਆ ਜਾ ਰਿਹਾ ਹੈ। 


“ਗੁਕਾ ਐਦੋਲਨ' ਦੇ ਮਰਾਨ ਸ਼ੁਰੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 78 


੦੦0੦1 €16॥ਘਹੂ ।0੦॥੧੦॥1€1610॥)&3/0011.੮੦॥॥ 


ਸਤਿਜੁਗ ਕੀ ਤੋ ੩੨ ਸਾਵਣ ੨੦੬੪ 5036 9 ੦ _ਲ 40605 2007 





ਸੂਰੀ ਭੈਣੀ ਸਾਹਿਬ ਵਿੱਚ ਸਿੱਖ ਰਿਸਰਚ ਸੈਂਟਰ ਬਣਾਇਆ ਜਾਏ-ਹੰਸਪਾਲ 
ਭੈਣੀ ਸਾਹਿਬ, ੫ ਅਗਸਤ ੨੦੦੭- -ਅੱਜ ਰਾਇਕੋਟ ਦੇ ਸ਼ਹੀਦਾਂ ਦਾ ਰਾਜ ਪੱਧਰੀ ਸਮਾਗਮ ਮਨਾਉਣ ਸਮੇਂ ਪੰਜਾਬ ਦੇ ! 
ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਲਈ ਕੂਕਾ ਲਹਿਰ ਦਾ ਮਹੱਤਵਪੂਰਨ 
ਯੋਗਦਾਨ ਹੈ। ਇਸ ਨੇ ਸਾਡਾ ਮਾਣ ਵਧਾਇਆ ਹੈ। ਨਾਮਧਾਰੀ ਲਹਿਰ ਦੇ ੧੫੦ ਸਾਲਾ ਸਮਾਗਮ ਨੂੰ ਸਾਰਾ ਸਾਲ ਮਨਾਇਆ ? 
ਜਾਏਗਾ। ਸ. ਬਾਦਲ ਨੇ ਸੂਬਾ ਸੁਰਿੰਦਰ ਕੌਰ ਖਰਲ ਦੀ ਮੰਗ ਤੇ ਰਾਇਕੋਟ ਸ਼ਹੀਦ ਹੋਣ ਵਾਲੇ ਪਿੰਡ ਪਿੱਥੋਂ ਦੇ ਸ਼ਹੀਦਾਂ ਦੀ : 
ਵਿੱਚ ਕਮਿਊਨਿਟੀ ਸੈਂਟਰ ਬਣਾਉਣ ਲਈ ੧੦ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ। ਸ. ਹਰਵਿੰਦਰ ਸਿੰਘ ਹੰਸਪਾਲ, 
ਪ੍ਰਧਾਨ ਨਾਮਧਾਰੀ ਦਰਬਾਰ ਅਤੇ ਸਾਬਕਾ ਪੁਧਾਨ ਪੰਜਾਬ ਪ੍ਰਦੇਸ਼ ਕਾਂਗਰਸ ਨੇ ਅੱਜ ਦੇ ਸਮਾਗਮ ਵਿੱਚ ਸ. ਬਾਦਲ, ਆਰ. 
. ਐਸ. ਦੇ ਮੁਖੀ ਸ਼੍ੀ ਕੇ. ਸੁਦਰਸ਼ਨ ਅਤੇ ਹੌਰ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ 
ਇਤਿਹਾਸਕਾਰਾਂ ਨੇ ਸਿੱਖ ਇਤਿਹਾਸ ਵਿੱਚ ਬਹੁਤ ਭੁਲੇਖੇ ਪਾਏ ਹਨ, ਖਾਸ ਕਰਕੇ ਅੰਗਰੇਜ਼ ਲੇਖਕਾਂ ਨੇ ਤਾਂ ਇਸ ਤਰ੍ਹਾਂ ; 
ਇਤਿਹਾਸ ਲਿਖਿਆ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ 'ਗਲੋਰੀਫਾਈ' ਨਾ ਹੋ ਸਕਣ। ਉਹਨਾਂ ਜੇ. ਡੀ. ਕਨਿੰਘਮ ਦੇ ! 
ਇਤਿਹਾਸ ਵਿੱਚੋਂ ਮਿਸਾਲਾਂ ਦੇ ਕੇ ਆਪਣੀ ਗੱਲ ਦੀ ਪੁਸ਼ਟੀ ਕੀਤੀ । ਉਹਨਾਂ ਸ. ਬਾਦਲ ਤੋਂ ਮੰਗ ਕੀਤੀ ਕਿ ਸਹੀ ਇਤਿਹਾਸ ! 
ਲਿਖਣ ਲਈ ਸੂਹੀ ਭੈਣੀ ਸਾਹਿਬ ਵਿੱਚ ਰਿਸਰਚ ਸੈਂਟਰ ਬਣਾਇਆ ਜਾਏ। (ਬਾਕੀ ਸਫਾ ੭ ਤੇ) £ 











; ਰਾਇਕੋਟ ਦੇ ਸ਼ਹੀਦਾਂ ਨਾਲ ਸੰਬੰਧਤ ਅਸਥਾਨ 'ਬੱਸੀਆਂ ਦੀ ਕੋਠੀ' ੪ ਅਗਸਤ ਨੂੰ ਸ. ਜਸਵਿੰਦਰ ਸਿੰਘ ਰਿਸਰਚ ਸਕਾਲਰ : 
; ਅਤੇ ਲੇਖਕ ਤਾਰਾ ਸਿੰਘ ਅਨਜਾਣ ਨੇ ਭਾਲ ਲਈ ਹੈ। ਰਾਇਕੋਟ ਦੇ ਕੇਸ ਸੰਬੰਧੀ ਏਸੇ ਥਾਂ ਤੇ ਡਿਪਟੀ ਕਮਿਸ਼ਨਰ ਕਾਵਨ ਦੇ ! 
ਸੱਦੇ 'ਤੇ ਸਤਿਗੁਰੂ ਰਾਮ ਸਿੰਘ ਜੀ ਡਂਢ ਦਰਜਨ ਘੋੜ ਸਵਾਰ ਅਤੇ ਕੁਝ ਪੈਦਲ ਸੰਗਤ ਨਾਲ ਪਹੁੰਚੇ ਸਨ। ਰਾਇਕੋਟ ਦੇ 
ਸ਼ਹੀਦਾਂ 'ਤੇ ਮੁਕੱਦਮਾ ਚਲਾਉਣ ਸਮੇਂ ਕੋਠੀ ਦੇ ਨਾਲ ਬਣੀ ਇੱਕ ਇਮਾਰਤ ਵਿੱਚ ਹੀ ਸ਼ਹੀਂਦ ਮੰਗਲ ਸਿੰਘ, ਮਸਤਾਨ ਸਿੰਘ, : 








ਕੋਠੀ ਲਾਗੇ ਵਾਹੀ ਕਰਦੇ ਅੱਧਖੜ੍ਹ ਉਮਰ ਦੇ ਸ. ਮਹਾਂ ਸਿੰਘ ਨੇ ਦੱਸਿਆ ਕਿ ਸਾਡੇ ਪਿਓ ਦਾਦੇ ਤੋਂ ਵੀ ਪੁਰਾਣੀ ਹੈ, ਹੋਊ ਡੇਢ : 
[ਦੋ ਸੋ ਸਾਲ ਪੁਰਾਣੀ। ਕੋਠੀ ਦੇ ਬਣਾਉਣ ਦਾ ਢੰਗ ਉਸਦੀਆਂ ਡਿਗੀਆਂ ਨਿੱਕੀਆਂ ਇੱਟਾਂ, ਭੂਤ ਬੰਗਲੇ ਵਰਗੇ ਪੁਰਾਣੇ : . 
! ਜਾਲਿਆਂ ਲੱਗੇ ਉੱਜੜੇ ਕਮਰੇ ਦੱਸ ਰਹੇ ਸਨ ਕਿ ਇਹ ਬੇਅਬਾਦ ਹੈ। ਕੋਠੀ ਦਾ ਧਿਆਨ ਰੱਖ ਰਹੇ ਚੌਕੀਦਾਰ ਦਿਵਾਨ ਸਿੰਘ 
; ਦੱਸਿਆ ਕਿ ਨੇੜੇ ਦੱਦਾਹੂਰ ਬਰਨਾਲਾ ਰੋਡ ਉਤੇ ਨਹਿਰ ਮਹਿਕਮੇ ਦਾ ਦਫ਼ਤਰ ਹੈ। ਓਥੋਂ ਇਸ ਬਾਰੇ ਤੁਹਾਨੂੰ ਕੋਈ ਜਾਣਕਾਰੀ 
; ਮਿਲ ਸਕਦੀ ਹੈ। ਆਲਿਮ ਜੀ ਦੇ ਲਿਖੇ ਅਨੁਸਾਰ, (ਸਤਿਗੁਰੂ ਰਾਮ ਸਿੰਘ ਜੀ ਦੇ ਇਹ ਲਾਡਲੇ ਸਿੱਖ ੫ ਅਗਸਤ ੧੮੭੧ 
1 ਬੱਸੀਆਂ ਦੀ ਕੋਠੀ ਕੋਲ ਇੱਕ ਦਰਖਤ ਨਾਲ ਫਾਹੇ ਦਿੱਤੇ ਗਏ।” ਲਗਭਗ ੧੩ ਏਕੜ ਥਾਂ ਵਿੱਚ ਬਣੀ ਇਸ ਕੋਠੀ 








'ਕੁਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 79 


੦੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਸ਼ਹੀਦ ਸੂਬਾ ਗਿਆਨੀ ਰਤਨ ਸਿੰਘ 
ਪਿੰਡ ਮੈਡੀਕਲਾਂ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 
(ਲੁਧਿਆਣੇ ਵਿਖੇ ਹੋਏ ਸ਼ਹੀਦ) 


ਸੂਬਾ ਗਿਆਨੀ ਰਤਨ ਸਿੰਘ ਅਤੇ ਸੈਤ ਰਤਨ ਸਿੰਘ ਨਾਈਵਾਲਾ ਨੂੰ ਐਗ੍ਰੇਜ਼ ਹਕੂਮਤ ਨੇ ਰਾਏਕੋਟ ਸਾਕੇ ਦੇ 
ਦੋਸ਼ੀਆਂ ਨੂੰ ਉਕਸਾਉਣ ਅਤੇ ਬਗਾਵਤ ਦੇ ਦੋਸ਼ ਹੇਠ 26 ਨਵੰਬਰ 1871 ਨੂੰ, ਲੁਧਿਆਣੇ ਸੈਂਟਰਲ ਜੇਲ੍ਹ ਦੇ 
ਸਾਹਮਣੇ ਸ਼ਰੇਆਮ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਸੀ। ਐਗ੍ਰੇਜ਼ ਸਰਕਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ 
ਉਨ੍ਹਾਂ ਦੇ ਸੂਬਿਆਂ ਅਤੇ ਪ੍ਰਭਾਵਸ਼ਾਲੀ ਆਗੂਆਂ 'ਤੇ ਮੁਕੱਦਮੇ ਚਲਾ ਕੇ, ਭਾਰਤ ਵਿਚ ਆਪਣੀ ਹਕੂਮਤ ਲਈ 
ਖ਼ਤਰਾ ਬਣੇ , ਤੇਜੀ ਨਾਲ ਵਧਦੇ ਜਾ ਰਹੇ ਨਾਮਧਾਰੀ ਐਦੋਲਨ ਨੂੰ ਸਮਾਪਤ ਕਰਨਾ ਚਾਹੁੰਦੀ ਸੀ। 

ਸੂਬਾ ਗਿਆਨੀ ਰਤਨ ਸਿੰਘ ਜੀ ਨਾਮਧਾਰੀਆਂ ਵਿਚ ਬਹੁਤ ਵਿਦਵਾਨ, ਸਿਆਣੇ ਤੇ ਪ੍ਰਭਾਵਸ਼ਾਲੀ 
ਸ਼ਖ਼ਸੀਅਤ ਦੇ ਮਾਲਕ ਸਨ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੀ ਚਲਾਈ ਹੋਈ ਨਾਮਿਲਵਰਤਣ ਲਹਿਰ ਦੇ ਮੁਤਾਬਕ, 
ਨਾਮਧਾਰੀਆਂ ਨੇ ਸਰਕਾਰੀ ਅਦਾਲਤਾਂ ਦਾ ਬਾਈਕਾਟ ਕਰਕੇ, ਆਪਸੀ ਝਗੜੇ ਨਿਬੇੜਨ ਲਈ ਆਪਣਾ ਹੀ ਪ੍ਰਬੋਧ 
ਕੀਤਾ ਹੋਇਆ ਸੀ। ਸੂਬਾ ਗਿਆਨੀ ਰਤਨ ਸਿੰਘ ਜੀ ਆਪਣੇ ਇਲਾਕੇ ਦੇ ਪ੍ਰਮੁੱਖ ਜੱਜ ਮੈਨੇ ਜਾਂਦੇ ਸਨ। ਇਹ 
ਮਾਲਵੇ ਵਿਚ ਤੁਰ ਫਿਰ ਕੇ, ਸਿੱਖੀ ਦਾ ਪ੍ਰਚਾਰ ਵੀ ਕਰਦੇ ਅਤੇ ਨਾਲ ਹੀ ਹਰੇਕ ਥਾਂ ਜਾ ਕੇ ਨਾਮਧਾਰੀਆਂ ਦੇ 
ਆਪਸੀ ਝਗੜੇ ਨਿਬੇੜਦੇ ਅਤੇ ਮੁਕੱਦਮਿਆਂ ਦੇ ਫੈਸਲੇ ਕਰਿਆ ਕਰਦੇ ਸਨ। ਆਪਣੀ ਤੀਖਣ ਬੁੱਧੀ ਅਤੇ ਦੂਰ 
ਐਦੇਸ਼ੀ ਸਦਕਾ ਉਹ ਮਾਲਵੇ ਦੇ ਨਾਮਧਾਰੀਆਂ ਤੋਂ ਇਲਾਵਾ, ਦੂਸਰੇ ਭਾਈਚਾਰੇ ਵਿਚ ਵੀ ਸਤਿਕਾਰਯੋਗ ਸਥਾਨ 
ਤੇ ਗਹਿਰਾ ਪ੍ਭਾਵ ਰੱਖਦੇ ਸਨ। ਇਨ੍ਹਾਂ ਦੇ ਨਾਲ ਕੌਮ ਕਰਨ ਵਾਲੇ ਸੈਤ ਰਤਨ ਸਿੰਘ ਪਿਡ ਨਾਈਵਾਲਾ “ਨਾਇਬ 
ਸੂਬਾ" ਵੀ ਵਿਦਵਾਨ ਸੱਜਣ ਸਨ। ਐਗ੍ਰੇਜ਼ ਸਰਕਾਰ ਦੀਆਂ ਅੱਖਾਂ ਵਿਚ ਰੜਕਦੇ ਇਨ੍ਹਾਂ ਦੋਹਾਂ ਦੇਸ਼-ਭਗਤ 
ਨਾਮਧਾਰੀ ਸਿੰਘਾਂ, ਸੂਬਾ ਗਿਆਨੀ ਰਤਨ ਸਿੰਘ, ਉਮਰ 35 ਸਾਲ, ਸਪੁੱਤਰ ਸ੍ਰੀ ਰਾਮਕ੍ਰਿਸ਼ਨ ਅਤੇ ਸੈਤ ਰਤਨ 
ਸਿੰਘ, ਉਮਰ 28 ਸਾਲ, ਸਪੁੱਤਰ ਸ੍ਰੀ ਬੁੱਧ ਸਿੰਘ ਨੂੰ, ਰਾਏਕੋਟ ਸਾਕੇ ਦੇ ਦੋਸ਼ੀਆਂ ਨੂੰ ਉਕਸਾਉਣ ਦੇ ਦੋਸ਼ ਵਿਚ, 
ਲੁਧਿਆਣੇ ਸੈਂਟਰਲ ਜੇਲ੍ਹ ਦੇ ਸਾਹਮਣੇ ਬੋਹੜ੍ਹ ਥੱਲੇ ਸ਼ਰੇਆਮ ਫਾਂਸੀ ਦੇ ਦਿੱਤੀ ਗਈ। 

ਜਦੋਂ ਸੂਬਾ ਗਿਆਨੀ ਰਤਨ ਸਿੰਘ ਜੀ ਫਾਂਸੀ ਦੇ ਤਖਤੇ 'ਤੇ ਚੜ੍ਹੇ ਤਾਂ ਉਨ੍ਹਾਂ ਨੇ ਨੇੜੇ ਖੜ੍ਹੇ ਐਗ੍ਰੇਜ਼ ਹਾਕਮ 
ਨੂੰ ਲਲਕਾਰ ਕੇ ਆਖਿਆ, “ਸੁਣਿ ਉਇ ਬਿੱਲਿਆ, ਤੇਰੀ ਬੁੱਧੀ ਭ੍ਰਿਸ਼ਟ ਹੋ ਗਈ ਹੈ, ਤੇਰੇ ਨਿਆਂ ਝੂਠੇ ਨੇ ...... 
ਸਾਨੂੰ ਮਾਰ ਕੇ ਇਹ ਐਦੋਲਨ ਬੈਦ ਨਹੀਂ ਹੋਣ ਲੱਗਾ...... ਜਿਸਨੇ ਮਾਰਨਾ ਹੈ, ਉਹ (ਸ੍ਰੀ ਸਤਿਗੁਰੂ ਰਾਮ ਸਿੰਘ ਜੀ) 
ਰਾਮਦਾਸਪੁਰੇ ਵਿਚ ਬੈਠਾ ਹੈ, ਉਹ ਤੇਰਾ ਵਿਨਾਸ਼ ਕਰੇਗਾ........ ਅਸੀਂ ਵੀ ਹੋਰ ਕਿੱਧਰੇ ਨਹੀਂ ਜਾਣਾ ਹੈ, ਕੋਈ 
ਮਾਤਾ ਫਿਰ ਜਨਮ ਦੇਵੇਗੀ...... ਨਵੇਂ ਚੋਲੇ ਪਹਿਨ, ਜਵਾਨ ਹੋ, ਤੁਹਾਨੂੰ ਕੱਢਣ ਲਈ ਤਲਵਾਰ ਫੜ ਫਿਰ ਤੁਸਾਂ 
ਨਾਲ ਜੰਗ ਕਰਾਂਗੇ” ਦੋਵੇ ਸੂਰਮੇ ਸਿੰਘਾਂ ਨੇ ਰੇਸ਼ਮ ਦੇ ਰੱਸੇ ਖ਼ੁਦ ਆਪਣੇ ਗਲਾਂ ਵਿਚ ਪਾਏ। 

ਲੁਧਿਆਣਾ ਵਿਖੇ ਜੇਲ੍ਹ ਰੋਡ 'ਤੇ ਇਸ ਅਸਥਾਨ 'ਤੇ “ਨਾਮਧਾਰੀ ਸ਼ਹੀਦ ਸਮਾਰਕ' ਬਣਿਆ ਹੋਇਆ ਹੈ। 

ਇਸੇ ਧਿੰਡ ਮੈਡੀਕਲਾਂ ਦੇ ਸ਼ਹੀਦ ਹਰਨਾਮ ਸਿੰਘ ਭੁੱਲਰ ਸਪੁੱਤਰ ਸ. ਦਲੇਲ ਸਿੰਘ ਜ਼ਿਮੀਂਦਾਰ, 17-18 
ਜਨਵਰੀ ਸੈਨ 1872 ਨੂੰ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ ਦੁਆਰਾ ਤੋਪਾਂ ਨਾਲ 
ਸ਼ਹੀਦ ਕੀਤੇ ਗਏ 65 ਨਾਮਧਾਰੀ ਸਿੰਘਾਂ ਵਿਚੋਂ ਇਕ ਸਨ। ਇਹ 17 ਜਨਵਰੀ ਨੂੰ ਕਰੀਬ 22 ਸਾਲ ਦੀ ਨੌਜਵਾਨ 
ਅਵਸਥਾ ਵਿਚ ਸ਼ਹੀਦ ਹੋਏ। ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ ਗਏ ਸਿੰਘਾਂ ਦੀ ਯਾਦ ਵਿਚ ਮਲੇਰਕੋਟਲਾ ਵਿਖੇ 
ਐਸ ਵੇਲੇ “ਨਾਮਧਾਰੀ ਸ਼ਹੀਦ ਸਮਾਰਕ' ਬਣਿਆ ਹੋਇਆ ਹੈ। 


ਪਕਾ ਔਦੋਲਨ' ਦੇ ਮਰਾਨ ਸ਼ਤੇਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 80 


੦੦0੦1 €16॥ਘਹੂ ।੧੦॥੧੦॥1€1610॥)&3/0੦11.੮੦॥॥ 


ਮੰਡੀਕਲਾਂ ਵਿਖੇ ਸ਼ਹੀਦ ਯਾਦਗਾਰੀ ਸਮਾਗਮ 


16 ਮਈ ਸੈਨ 1993 ਨੂੰ ਮੈਂ ਅਤੇ ਮੇਰੇ ਪਤੀ ਸੈਤ ਭਗਵਤ ਸਿੰਘ ਪਹਿਲੀ ਵਾਰ ਇਸ ਪਿੰਡ ਮੰਡੀਕਲਾਂ ਵਿਖੇ 
ਖੋਜ ਕਰਨ ਗਏ ਸੀ। ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਦੇ ਪਰਿਵਾਰ ਵਿਚੋਂ ਕੋਈ ਨਹੀਂ ਹੈ। ਸੂਬਾ ਜੀ ਅਤੇ 
ਇਨ੍ਹਾਂ ਦਾ ਭਰਾ ਸ. ਹਰਨਾਮ ਸਿੰਘ ਕੰਨੂ, ਦੋਹਾਂ ਨੇ ਵਿਆਹ ਨਹੀਂ ਸਨ ਕਰਵਾਏ। ਪਿੰਡ ਮੰਡੀਕਲਾਂ ਦੇ ਵਾਸੀਆਂ 
ਨੇ ਹੀ ਆਪਣੇ ਪਿੰਡ ਦੇ ਇਸ ਸ਼ਹੀਦ ਦੀ ਯਾਦ ਸੈਭਾਲੀ ਹੋਈ ਹੈ। 

ਪਿੰਡ ਮੰਡੀਕਲਾਂ ਦੇ ਇਕ ਬਜ਼ੁਰਗ ਭਾਈ ਵੀਰ ਸਿੰਘ ਨਿਰਵੈਰ ਜੋ ਇਕ ਲਿਖਾਰੀ ਤੇ ਸਮਾਜ ਸੇਵਕ ਹਨ, 
ਨੇ ਆਪਣੇ ਨਿਜੀ ਉਦਮਾਂ ਨਾਲ ਪਿੰਡ ਦੇ ਨੇੜੇ ਇਕ ਸਕੂਲ ਬਣਾਉਣਾ ਸ਼ੁਰੂ ਕੀਤਾ। ਬਾਅਦ ਵਿਚ ਪਿੰਡ ਵਾਸੀਆਂ 
ਅਤੇ ਹੋਰ ਦਾਨੀ ਸੱਜਣਾਂ ਦੁਆਰਾ ਸਹਿਯੋਗ ਮਿਲਣਾ ਸ਼ੁਰੂ ਹੋਇਆ ਤੇ ਇਥੇ ਇਕ ਸ਼ਾਨਦਾਰ ਸੀਨੀਅਰ ਸੈਕੰਡਰੀ 
ਸਕੂਲ ਬਣ ਗਿਆ। ਇਸ ਸਕੂਲ ਵਿਚ ਬਣਾਏ ਗਏ ਵੱਡੇ ਹਾਲ ਦਾ ਨਾਂ 'ਸ਼ਹੀਦ ਸੂਬਾ ਗਿਆਨੀ ਰਤਨ ਸਿੰਘ 
ਯਾਦਗਾਰੀ ਹਾਲ” ਰੱਖਿਆ ਗਿਆ ਅਤੇ ਇਸੇ ਸਕੂਲ ਦੇ ਵੱਡੇ ਮੁੱਖ ਗੇਟ ਦਾ ਨਾਂ 'ਸ਼ਹੀਦ ਸੂਬਾ ਗਿਆਨੀ ਰਤਨ 
ਸਿੰਘ ਯਾਦਗਾਰੀ ਗੇਟ ਰਖਿਆ ਗਿਆ ਹੈ। ਪਿੰਡ ਮੋਡੀਕਲਾਂ ਵਿਖੇ ਦੋ ਸਪੋਰਟਸ ਕਲੱਬ 'ਕੂਕਾ ਸਪੋਰਟਸ ਕਲੱਬ” 
ਅਤੇ 'ਸ਼ਹੀਦ ਗਿਆਨੀ ਰਤਨ ਸਿੰਘ ਕੂਕਾ ਯਾਦਗਾਰੀ ਕਲੱਬ' ਬਣੇ ਹੋਏ ਹਨ। ਇਨ੍ਹਾਂ ਕਲੱਬਾਂ ਵੱਲੋਂ ਖੂਨਦਾਨ 
ਕੈਂਪ ਤੇ ਅੱਖਾਂ ਦੇ ਕੈਂਪ ਲਾਏ ਜਾਂਦੇ ਹਨ। ਸੈਨ 1972 ਤੋਂ ਹੁਣ ਤਕ ਹਰ ਸਾਲ 'ਸ਼ਹੀਦ ਗਿਆਨ ਰਤਨ ਸਿੰਘ 
ਕੂਕਾ ਯਾਦਗਾਰੀ ਟੂਰਨਾਮੈਂਟ” ਵੀ ਇਨ੍ਹਾਂ ਕਲੱਬਾਂ ਵੱਲੋਂ ਕਰਵਾਏ ਜਾਂਦੇ ਹਨ। 27 ਜਨਵਰੀ 1996 ਨੂੰ ਪਿੰਡ 
ਮੰਡੀਕਲਾਂ ਦੀ ਪੰਚਾਇਤ ਵੱਲੋਂ ਮੈਨੂੰ ਟੂਰਨਾਮੈਂਟ 'ਤੇ ਪੁੱਜਣ ਦਾ ਸੱਦਾ ਆਇਆ ਤਾਂ ਸ੍ਰੀ ਸਤਿਗੁਰੂ ਜੀ ਤੋਂ 
ਆਗਿਆ ਲੈ ਕੇ ਮੈਂ ਅਤੇ ਮੇਰੇ ਪਤੀ ਸ. ਭਗਵੈਤ ਸਿੰਘ ਇਸ ਟੂਰਨਾਮੈਂਟ 'ਤੇ ਗਏ। 

ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਯਾਦਗਾਰੀ ਹਾਲ ਵਿਚ ਸ੍ਰੀ ਸਤਿਗੁਰੂ ਰਾਮ ਸਿੰਘ ਜੀ, ਸ੍ਰੀ ਸਤਿਗੁਰੂ 
ਜਗਜੀਤ ਸਿੰਘ ਜੀ ਅਤੇ ਸ਼ਹੀਦੀ ਸਾਕਿਆਂ ਨਾਲ ਸੈਬੈਧਤ, ਸੋਤ ਮਹਿੰਦਰ ਸਿੰਘ ਆਰਟਿਸਟ ਦਿੱਲੀ ਦੁਆਰਾ 
ਬਣਾਈਆਂ ਗਈਆਂ ਪੰਜ ਵੱਡੇ ਆਕਾਰ ਦੀਆਂ ਤਸਵੀਰਾਂ ਅਸੀਂ ਜਾ ਕੇ ਲਗਵਾਈਆਂ। ਸ੍ਰੀ ਸਤਿਗੁਰੂ ਰਾਮ ਸਿੰਘ 
ਜੀ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਅਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਉਪਦੇਸ਼ਾਂ ਦੀਆਂ ਕੈਪਸਨਾਂ ਤੋਂ 
ਇਲਾਵਾ ਇਸ ਹਾਲ ਵਿਚ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਨਾਮਧਾਰੀ ਪੰਥ ਬਾਰੇ, ਵਿਸ਼ੇਸ਼ ਸ਼ਖ਼ਸੀਅਤਾਂ ਪੈਡਤ 
ਜਵਾਹਰ ਲਾਲ ਨਹਿਰੂ, ਨੇਤਾ ਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਸਰੀ 
ਰਵਿੰਦਰ ਨਾਥ ਟੈਗੋਰ, ਕਾਮਰੇਡ ਸੋਹਣ ਸਿੰਘ ਆਦਿ ਦੀਆਂ ਕੈਪਸ਼ਨਾਂ ਵੀ ਲਿਖਵਾਈਆਂ ਗਈਆਂ ਹਨ। ਹਾਲ 
ਦੇ ਬਾਹਰਲੇ ਪਾਸੇ ਦੋ ਬੋਰਡ ਲਗਾਏ ਹਨ ਜਿਨ੍ਹਾਂ ਵਿਚੋਂ ਇਕ 'ਤੇ ਨਾਮਧਾਰੀ ਇਤਿਹਾਸ ਅਤੇ ਇਕ 'ਤੇ ਸ਼ਹੀਦ 
ਸੂਬਾ ਗਿਆਨੀ ਰਤਨ ਸਿੰਘ ਦਾ ਜੀਵਨ-ਬਿਰਤਾਂਤ ਐਕਿਤ ਕੀਤੇ ਗਏ ਹਨ। 

17 ਫਰਵਰੀ 1997 ਨੂੰ, ਮੈਡੀਕਲਾਂ ਵਿਖੇ ਹੋਏ ਇਕ ਭਰਵੇਂ ਇੱਕਠ ਵਾਲੇ ਸ਼ਹੀਦ ਯਾਦਗਾਰੀ ਸਮਾਗਮ 
ਸਮੇਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ 'ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਯਾਦਗਾਰੀ ਹਾਲ" ਮੈਡੀਕਲਾਂ 
ਦਾ ਉਦਘਾਟਨ ਕੀਤਾ। ਇਸ ਸਮਾਗਮ ਸਮੇਂ ਅਨੇਕ ਬੁਲਾਰੇ ਬੋਲੇ, ਜਿਸ ਦੀ ਪੂਰੀ ਰਿਪੋਰਟ ਮੈਂ ਆਪਣੀ ਪੁਸਤਕ 
ਪ੍ਰਕਾਸ਼ ਪੁੰਜ ਭਾਗ ਪਹਿਲਾ ਦੇ ਪੈਨਾ ਨੰ. 329 ਤੋਂ 341 'ਤੇ ਦਿੱਤੀ ਹੈ। 

ਪਿੰਡ ਮੰਡੀਕਲਾਂ ਦੇ ਸਮਾਗਮ ਵਿਚ ਬੋਲਣ ਵਾਲੇ ਬੁਲਾਰੇ ਸਨ- ਭਾਈ ਵੀਰ ਸਿੰਘ ਨਿਰਵੈਰ, ਕਾਮਰੇਡ 


ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਛ਼ਹੀਦ / 81 


੦੦0੦1 €16॥ਘਹੂ ।੧੦॥੧੦॥1€161੦0॥0&340੦11.੮੦॥॥ 


ਕਰਤਾਰ ਸਿੰਘ, ਪ੍ਰਿਸੀਪਲ ਗੁਰਤੇਜ ਸਿੰਘ, ਗਿਆਨੀ ਤੇਜ ਪ੍ਰਕਾਸ਼, ਪਿੱਥੋਂ ਦੇ ਸਰਪੰਚ ਸ. ਬਲਵਿੰਦਰ ਸਿੰਘ, ਸ਼੍ਰੀ 
ਹਜਾਰੀ ਲਾਲ ਬਾਂਸਲ ਧਿਰਿਸੀਪਲ ਸ਼ਹੀਦ ਸਮਾਰਕ ਗਰਲਜ਼ ਕਾਲਜ, ਗਿਆਨੀ ਅਤਰਜੀਤ ਸਿੰਘ ਕਹਾਣੀਕਾਰ 
ਬਠਿੰਡਾ, ਸ੍ਰੀ ਪਵਨ ਕੁਮਾਰ (ਰਾਮਪੁਰਾ ਫੂਲ ਵਪਾਰ ਮੈਡਲ ਦੇ ਪ੍ਧਾਨ), ਸ੍ਰੀ ਅਨਿਲ ਕੁਮਾਰ ਸਰਾਫ ਸਮਾਜ ਸੇਵਕ, 
ਸਰਪੰਚ ਸੁਖਵਿੰਦਰ ਸਿੰਘ ਮੋਡੀਕਲਾਂ, ਪੰਡਤ ਗੋਪਾਲ ਸਿੰਘ, ਸੈਤ ਤਰਸੇਮ ਸਿੰਘ, ਹਜ਼ੂਰੀ ਸੇਵਕ ਸੈਤ ਹਰਪਾਲ 
ਸਿੰਘ, ਸੂਬਾ ਸੁਰਿੰਦਰ ਕੌਰ ਖਰਲ, ਸੂਬਾ ਮੇਲਾ ਸਿੰਘ ਰਛੀਨ, ਸੈਤ ਦਲੀਪ ਸਿੰਘ, ਡਾ. ਲਖਬੀਰ ਸਿੰਘ ਕੂਕਾ, 
ਮਾਸਟਰ ਲਾਭ ਸਿੰਘ, ਆਦਿ। 

ਪਿੱਥੋਂ ਦੇ ਉਸ ਵੇਲੇ ਦੇ ਸਰਪੋਚ ਸ੍. ਬਲਵਿੰਦਰ ਸਿੰਘ ਨੇ ਪਿੰਡ ਪਿੱਥੋ ਵਿਖੇ ਰਾਏਕੋਟ ਸਾਕੇ ਦੇ ਸ਼ਹੀਦਾਂ ਦੀਂ 
ਯਾਦਗਾਰ ਬਨਾਉਣ ਲਈ, ਸਰੀ ਸਤਿਗੁਰੂ ਜੀ ਅੱਗੇ ਅਰਜ਼ ਕੀਤੀ। ਆਪ ਨੇ ਸ੍ਰੀ ਸਤਿਗੁਰੂ ਜੀ ਦੁਆਰਾ ਸ਼ਹੀਦਾਂ 
ਦੀਆਂ ਯਾਦਗਾਰਾਂ ਸਥਾਪਤ ਕਰਨ ਅਤੇ ਬਰਮਾ ਵਿਖੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਸਥਾਨਾਂ ਦੀ ਭਾਲ 
ਕਰਾਉਣ ਦੀ ਕਿਰਪਾ ਕਰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਉਹ ਪੰਜਾਬੀ ਟ੍ਰਿਬਿਊਨ ਵਿਚ ਸੂਬਾ ਸੁਰਿੰਦਰ 
ਕੌਰ ਖਰਲ ਦੀ ਲਿਖੀ ਲੜ੍ਹੀਵਾਰ ਹਰ ਹਫ਼ਤੇ ਛਪਦੀ 'ਬਰਮਾ ਯਾਤਰਾ' ਪੜ੍ਹ ਕੇ ਬਹੁਤ ਪ੍ਭਾਵਿਤ ਹੋਏ ਹਨ। 

ਇਸੇ ਸਮਾਗਮ ਸਮੇਂ ਸ੍ਰੀ ਸਤਿਗੁਰੂ ਜੀ ਨੇ ਫੁਰਮਾਇਆ ਕਿ “ਸੂਬਾ ਸੁਰਿਦਰ ਕੌਰ ਨੇ ਇਕ ਔਰਤ ਹੁੰਦਿਆਂ 
ਸ਼ਹੀਦਾਂ ਦੇ ਪਿੰਡਾਂ ਨੂੰ ਲੱਭਿਆ ਹੈ, ਉਨ੍ਹਾਂ ਦੇ ਪਰਿਵਾਰਾਂ ਨੂੰ ਲੱਭਿਆ ਹੈ ਸ਼ਹੀਦਾਂ ਦੇ ਮੇਲੇ ਕਰਵਾਏ ਹਨ, ਭਗਵੰਤ 
ਸਿੰਘ ਇਸ ਦਾ ਸਾਥ ਦਿੰਦਾ ਹੈ, ਸੱਚੇ ਪਾਤਸ਼ਾਹ ਕਿਰਪਾ ਕਰਨ ਇਹ ਮੇਲੇ ਇਸੇ ਤਰ੍ਹਾਂ ਹੁੰਦੇ ਰਹਿਣ।” 


'ਕੁਕਾ ਐਦੋਲਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 82 


੦੦0੦1 €16ਘਹੂ ।੧੦॥੧੦॥1€161੦॥0&3/0੦11.੮੦॥॥ 


ਸ਼ਰੀਦ ਰਤਨ ਸਿੰਘ ਨਾਈਵਾਲਾ 
ਪਿੰਡ ਨਾਈਵਾਲਾ, ਬਲਾਕ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 
ਅਤੇ ਪਿੰਡ ਰਾਮਨਗਰ, ਬਲਾਕ ਮੌੜ, ਤਹਿਸੀਲ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ 


ਸੁਤੌਤਰਤਾ ਸੰਗਰਾਮ ਦੇ ਮੋਢੀ ਅਤੇ 'ਕੂਕਾ ਐਦੋਲਨ' ਦੇ ਬਾਨੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਵਰੋਸਾਏ 
ਹੋਏ ਸਿੱਖ, ਸੈਤ ਰਤਨ ਸਿੰਘ ਪਿੰਡ ਨਾਈਵਾਲਾ ਹੁਣ ਬਲਾਕ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ (ਪਹਿਲੋਂ ਜ਼ਿਲ੍ਹਾ 
ਸੰਗਰੂਰ) ਅਤੇ ਸੂਬਾ ਗਿਆਨੀ ਰਤਨ ਸਿੰਘ ਮੈਡੀਕਲਾਂ ਜ਼ਿਲ੍ਹਾ ਬਠਿੰਡਾ ਨੂੰ ਐਗ੍ਰੇਜ਼ ਹਕੂਮਤ ਨੇ ਬਗਾਵਤ ਦੇ ਦੋਸ਼ 
ਹੇਠ 26 ਨਵੰਬਰ 1873 ਨੂੰ ਲੁਧਿਆਣੇ ਸੈਂਟਰਲ ਜੇਲ੍ਹ ਦੇ ਸਾਹਮਣੇ ਸ਼ਰੇਆਮ ਫਾਂਸੀ ਦੇ ਕੇ ਸ਼ਹੀਦ ਕਰ ਦਿੱਤਾ 
ਸੀ। 

ਸੈਤ ਰਤਨ ਸਿੰਘ ਬਾਸੀ ਪਿੰਡ ਨਾਈਵਾਲਾ ਤੋਂ ਇਲਾਵਾ ਪਿੰਡ ਕਸਾਈਵਾੜਾ (ਹੁਣ ਰਾਮਨਗਰ) ਜ਼ਿਲ੍ਹਾ 
ਬਠਿੰਡਾ ਵਿਖੇ ਵੀ ਰਹਿੰਦੇ ਸਨ ਕਿਉਂਕਿ ਇਨ੍ਹਾਂ ਦਾ ਕੁਝ ਪਰਿਵਾਰ ਨਾਈਵਾਲਾ ਤੇ ਕੁਝ ਪਰਿਵਾਰ ਕਸਾਈਵਾੜਾ 
ਰਹਿੰਦਾ ਸੀ। ਪਿੰਡ ਕਸਾਈਵਾੜਾ, ਪਿੰਡ ਮੈਡੀਕਲਾਂ ਜ਼ਿਲ੍ਹਾ ਬਠਿੰਡਾ ਦੇ ਨੇੜੇ ਹੈ। ਸੋਤ ਰਤਨ ਸਿੰਘ “ਨਾਇਬ ਸੂਬਾ” 
ਪਿੰਡ ਨਾਈਵਾਲਾ ਤੇ ਸੂਬਾ ਗਿਆਨੀ ਰਤਨ ਸਿੰਘ ਪਿੰਡ ਮੈਡੀਕਲਾਂ ਦੋਵੇ ਮਿਲ ਕੇ ਔਗ੍ਰੇਜ਼ ਸਰਕਾਰ ਵਿਰੁੱਧ 
ਸਰਗਰਮ ਸਨ। 

ਐਗ੍ਰੇਜ਼ ਸਰਕਾਰ, ਸਰੀ ਸਤਿਗੁਰੂ ਰਾਮ ਸਿੰਘ ਜੀ ਅਤੇ ਉਨ੍ਹਾਂ ਦੇ ਪ੍ਰਮੁੱਖ ਸੂਬਿਆਂ ਅਤੇ ਪ੍ਰਭਾਵਸ਼ਾਲੀ ਆਗੂਆਂ 
`ਤੇ ਮੁਕੱਦਮੇ ਚਲਾ ਕੇ, ਭਾਰਤ ਵਿਚ ਆਪਣੀ ਹਕੂਮਤ ਲਈ ਖ਼ਤਰਾ ਬਣੇ , ਤੇਜੀ ਨਾਲ ਵਧਦੇ ਜਾ ਰਹੇ ਨਾਮਧਾਰੀ 
ਐਦੋਲਨ ਨੂੰ ਸਮਾਪਤ ਕਰਨਾ ਚਾਹੁੰਦੀ ਸੀ। 

ਸੈਤ ਰਤਨ ਸਿੰਘ ਪਿੰਡ ਨਾਈਵਾਲਾ ਪਹਿਲੋਂ ਮਹਾਰਾਜਾ ਪਟਿਆਲਾ ਦੀ ਫੌਜ ਵਿਚ ਨੌਕਰੀ ਕਰਦੇ ਸਨ। ਸ੍ਰੀ 
ਸਤਿਗੁਰੂ ਰਾਮ ਸਿੰਘ ਜੀ ਦੇ ਸੈਪਰਕ ਵਿਚ ਆ ਕੇ ਨਾਮਧਾਰੀ ਬਣਨ ਉਪੰਤ ਆਪ ਨੇ ਨੌਕਰੀ ਛੱਡ ਦਿੱਤੀ। ਸੂਬਾ 
ਗਿਆਨੀ ਰਤਨ ਸਿੰਘ ਪਿੰਡ ਮੋਡੀਕਲਾਂ ਨਾਮਧਾਰੀਆਂ ਵਿਚ ਬਹੁਤ ਵਿਦਵਾਨ, ਸਿਆਣੇ ਤੇ ਉੱਘੀ ਤੇ 
ਪ੍ਰਭਾਵਸ਼ਾਲੀ ਸ਼ਖ਼ਸੀਅਤ ਦੇ ਮਾਲਕ ਸਨ। ਆਪ ਆਪਣੇ ਇਲਾਕੇ ਦੇ ਪ੍ਰਮੁੱਖ ਜੱਜ ਮੈਨੇ ਜਾਂਦੇ ਸਨ। ਉਹ ਹਰੇਕ 
ਥਾਂ ਜਾ ਕੇ ਨਾਮਧਾਰੀਆਂ ਦੇ ਆਪਸੀ ਝਗੜੇ ਨਿਬੇੜਦੇ ਅਤੇ ਮੁਕੱਦਮਿਆਂ ਦੇ ਫੈਸਲੇ ਕਰਿਆ ਕਰਦੇ ਸਨ। ਇਨ੍ਹਾਂ 
ਦੇ ਨਾਲ ਕੌਮ ਕਰਨ ਵਾਲੇ ਸੈਤ ਰਤਨ ਸਿੰਘ ਨਾਈਵਾਲਾ 'ਨਾਇਬ ਸੂਬਾ” ਵੀ ਵਿਦਵਾਨ ਸੱਜਣ ਸਨ। ਬ੍ਰਿਟਿਸ਼ 
ਸਰਕਾਰ ਦੀਆਂ ਅੱਖਾਂ ਵਿਚ ਰੜਕਦੇ ਇਨ੍ਹਾਂ ਦੋਹਾਂ ਦੇਸ਼-ਭਗਤ ਨਾਮਧਾਰੀ ਸਿੰਘਾਂ, ਸੂਬਾ ਗਿਆਨੀ ਰਤਨ ਸਿੰਘ, 
ਉਮਰ 35 ਸਾਲ, ਸਪੁੱਤਰ ਸ੍ਰੀ ਰਾਮਕ੍ਰਿਸ਼ਨ ਅਤੇ ਸੈਤ ਰਤਨ ਸਿੰਘ, ਉਮਰ 28 ਸਾਲ, ਸਪੁੱਤਰ ਸ੍ਰੀ ਬੱਧ ਸਿੰਘ 
ਨੂੰ, ਰਾਏਕੋਟ ਸਾਕੇ ਦੇ ਦੋਸ਼ੀਆਂ ਨੂੰ ਉਕਸਾਉਣ ਦੇ ਦੋਸ਼ ਵਿਚ, ਲੁਧਿਆਣੇ ਸੈਂਟਰਲ ਜੇਲ੍ਹ ਦੇ ਸਾਹਮਣੇ ਬੋਹੜ੍ਹ ਥੱਲੇ 
ਸ਼ਰੇਆਮ ਫਾਂਸੀ ਦੇ ਦਿੱਤੀ ਗਈ। 

ਲੁਧਿਆਣਾ ਵਿਖੇ ਜੇਲ੍ਹ ਰੋਡ 'ਤੇ ਇਸ ਅਸਥਾਨ 'ਤੇ “ਨਾਮਧਾਰੀ ਸ਼ਹੀਦੀ ਸਮਾਰਕ” ਬਣਿਆ ਹੋਇਆ ਹੈ। ' 

ਸੋਤ ਰਤਨ ਸਿੰਘ ਅਤੇ ਇਨ੍ਹਾਂ ਦੇ ਚਾਚੇ ਤਾਇਆਂ ਦੇ ਤੇ ਹੋਰ ਪਰਿਵਾਰ, ਬਹੁਤ ਵੱਡੀ ਗਿਣਤੀ ਵਿਚ ਹਨ। 
ਇਹ ਪਿੰਡ ਨਾਈਵਾਲਾ, ਰਾਮਨਗਰ, ਪਟਿਆਲਾ, ਬਰਨਾਲਾ, ਲੁਧਿਆਣਾ ਅਤੇ ਹੋਰ ਵੱਖੋ ਵੱਖ ਸ਼ਹਿਰਾਂ ਵਿਚ 
ਰਹਿੰਦੇ ਹਨ। 


ਕੂਕਾ ਐਦੋਲਨ' ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 83 


੦੦0੦1 €16ਘਹੂ ।4੦॥੧੦॥1€161੮0॥)&340੦11.੮੦॥॥ 


ਬੀ ਰ੍ਰਿਧਊਨ, ਚੀਕ, ਕੁੱਵਰਰ, 12 ਦਸੈਬਰ, 2007 


ਜਿਨ ਬਿ ਬੰ ਜਿਜ ਨ 


ਬਰਨਾਲਾ, ੨੨8 
ਜਰ ਨਵਦਲਾ ਵਿ ਰੂ ਲਹ ਦੇ ਸਹ ਮਰ 
ਗਰ ਖੰਘ ਦਾ ਸ਼ਹੀਦੀ ਦਿਵਸ ।35 ਸਾਲਾਂ ਬਾ ਪਹਿਲੀ 
ਕਰ ਪਰ ਨ ਦੀਆ ਕਿੰਗ ਸ਼ਾਨ ਮਤ 
ਰਤਨ ਘ ਨੂ ਅਣ ਵਿਖੇ ਜਤ ਤੋਰੇ ਦੇ ਕੇ 
ਸਹੀਦ ਕਰ ਇਹ ਸੀ। ਉਹ ਸੀ ਮਧਰੀ ਕਹਿਰ 'ਤ ਵੀ 
ਗਨੀ ਪਾਈ। 

ਉਹ ਕਿਹਾ ਕਿ ਸੱਖ ਰਜ ਦੇ ਖਾ ਖਤੇ ਪਜਥ ਉੱਤੇ 
ਅਰ ਦੇ ਕਾਰ ਹੋਣ ਵਧ ਹਿਰਸ ਹ ਗਏਸਨ।ਉਸ 
ਤੂ ਗ ਘਨ ਗਿ ਤੋਂ ਸੱ ਨੰ ਪਰਤ ਰੌਤਾ 
ਮ੍ਤੇ 10 ਸਲਾਂ ਵਿਚ 7 ਲੱਖ ਧਰਦੇ। ਉਨ 
ਲਲਰਤਨ ਲਹਿ ਰਹੀਂ ਦਬ ਦੀ ਖੀਰ ਮਹ ਵੀ 
ਸੂ ਕਤ।ਉਨਹੰ ਸਜ ਸੁਧਰ ਦੀ ਲਹਿਰ ਵੀ ਚਲਾਈ। 
ਦਅਵਾ ਕੌਤਾ ਕਿ ਅਜ ਜਦੋਂ ਇਕ ਹਜ਼ਰ ਮਰਿਆਂ 
ਕੁੜੀਆਂ ਦੀ ਗਿਣਤੀ 987 ਹੈ ਤਾਂ ਨਮਧਰੀ ਸੈਪਰਦਾ ਵਿਚ 
100 ਪੂਰਾਂ ਇਛੇ 98 ਐਰਤਾਂ ਨਨ 

ਗਿ ਪੰਰਇਤ ਦੋਂ ਜਲ ਸੰਪ ਨੇ ਆਏ ਪਤਵੇਤਿਆਂ 
ਦਾ ਸਫਗਤ ਕਰੰਦਆਂ ਕਹਾਂ ਕਿ ਜੇ ਰਨ ਸਿਘ ਨੇ 
ਲਾਰੇ ਕਹਿਰ ਵਿਚ ਸਹੀਦ ਪ੍ਰਪਤ ਕੰਤੀ, ਉੱਥੇ ਫਿ 
ਨਈਵਨ ਦੇ ਬੰਬਰ ਸੰਪ ਨੇ ਪਾ ਮਲ ਠਹਿਰ ਵਿਚ, 
ਜਦਕਿ ਹਦ ਸਿੰਘ, ਭਗਨ ਸਿੰਪ ਮੇ ਸੇਵਾ ਸਿੰਘ ਨੇ 


ਅਜ਼ੁਦ ਹਿੰ ਚੋਜ ਵਿਚ ਹੱਜ ਲਿਆ। ਉਨ ਐਥੀ ਸੂ ਤੇ 


ਮਚਾ ਅਤ ਅਜ਼ਦ ਤੋਂ ਦੀ ਅਕਲੀ ਲਹਿਰ ਵਿਚ ਹਿਸਾ 
ਨੈਣ ਦਲੇ ਪਰਗਟ ਸਿੰਘ, ਹਲੇਕ ਸਿਧ. ਜੋਰਾ ਸਿ. 
ਬਲਵਿਦਰ ਮਤ ਗੁਗਪ ਸੰਘ ਲਾਲੀ ਅਦਿ ਦਾ ਜ਼ਿਕਰ ਵੀ 
ਗੰਤਾ।ਉ੍ਹ ਪਿੰਡ ਵਿਰ ਅਨਜ ਮੰਡੀ, ਹਸਪਤਾਲ, 
ਸੈਂਟਰ ਅਤੇ ਬੁਰਨਲ਼ਾ ਵਾਲੀ ਸੜਕ ਬਣਾਏ ਜਣ 
ਗਿਰੀ ਪੱਕੀ ਅਤ ਗੰਦੇ ਪਣੀ ਦੇ ਨਿਕਾਸ ਲਈ ਸਹਇਤਾ ਇਤ 
ਜਣ ਦੀ ਮੰਗ ਵੀ ਕੰਤੀ। ਪਿੰਡ ਦੇ ਸਰਕਾਰੰ ਸਰੂਸ ਦੇ ਮੁਖ ਪਰੇ 
ਗਰ ਨ ਸੂ ਦੇ ਵਿਰਸ ਕਾਗਾਂ ਲਈ ਪੰਜ ਲਖ ਕਟ ਦੀ 
ਸਹਇਤਾ ਫ ਮੰਗੀ! 

ਗੇ ਦੇ ਸਥ੍ਰਾਫਿਹਇਰ ਮਲਕੀਤ ਸੰਘ ਰਤਨ 
ਸ਼ਗਜੀ ਭੇਟ ਕਰਦਆੰ ਕਿਹ ਕਿ ਫੇਤੀ ਹੀ ਬਰਨਬ- 
ਨਬਵਲਾ ਸ਼ ਚੜੀ ਕਰੇ ਬਣਾਈ ਜਵੇਗੀ ਮਤੇ ਇਸ ਦਾ 
ਨੰ ਰਨ ਸਿੰਘ ਮਾਰਗ ਗੌਖਆ ਜਵੇਗਾ। ਉਨ੍ਹਂ ਪਿੰਡ ਦਾ ਨਾਂ 
ਹੈ ਬਹੀਦ ਦੇ ਨਾਂ ਉੱਤੇ ਰੱਖਣ ਦਾ ਸੁਰ ਦਿੱਤ। ਮੁੱਖ ਮਹਿਮਨ 


` ਏਡੀਸੀ_ਗਰਪਤ ਜਿਪ ਗਰਰਾ ਨੇ ਕਿਹ ਕਿ ਉਹ ਕਮ 


ਜਿਂਦੀਆਂ ਗੰਦੀਆਂ ਹਨ ਜੇ ਆਪਣੇ ਸ਼ਹੀਦਾਂ ਨੂੰ ਯਾਦ 
ਜਿਪ ਪਰ ਤੇ ਲਿਰ ਸਿੰਘ ਭਰਤ ਨੇ ਫੀ ਸਨ ਕੰਤ। 
ਲਹਰੀ ਤਗਵੈਤ ਸਿੰਘ ਰੋਪੜ, ਬੀਬੀ ਖਰਲ ਘੰਤੇ ਹੇਰ 


ਅਨੀਪ ਚਰਨ ਦੇਸ ਭਗਤ ਦੇ ਮਤੇ ਧਗੀਕ ਗੀਤ ਪੇਸ 
। 


“ਗੁਕਾ ਐਦੋਣਨ' ਦੇ ਮਰਾਨ ਸੁਤੈਤਰਤਾ ਸੈਗਰਾਮੀ ਪਲ 64 


੦੧੦0੦ €16ਗਪੂ 


।੧੦॥੧੦॥1€1610॥)&340੦11.੮੦॥॥ 


ਮਲੇਰਕੋਟਲੇ ਦਾ ਸਾਕਾ 
17 ਅਤੇ 18 ਜਨਵਰੀ 1872 
ਮਲੇਰਕੋਟਲਾ ਸਾਕੇ ਦੇ ਤੋਪਾਂ ਨਾਲ ਸ਼ਹੀਦ ਕੀਤੇ ਗਏ ਸਿੱਖ 
ਅਤੇ ਉਨ੍ਹਾਂ ਦੇ ਵੇਰਵੇ 


ਕੂਕਾ ਐਦੋਲਨ' ਦੇ ਮਹਾਨ ਸ਼ਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 85 


੦੦0੦1 €16ਘਹੂ ।0੦੧੦॥1€161੮॥)&30੦11.੮੦॥॥ 


ਮਲੇਰਕੋਟਲੇ ਦਾ ਸਾਕਾ 


12 ਜਨਵਰੀ ਸੈਨ 1872 ਨੂੰ ਸ੍ਰੀ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ਮਾਘੀ ਦੇ ਮੇਲੇ 'ਤੇ ਪਿੰਡ 
ਫਰਵਾਹੀ ਰਿਆਸਤ ਮਲੇਰਕੋਟਲਾ ਦੇ ਵਸਨੀਕ ਨੰਬਰਦਾਰ ਗੁਰਮੁਖ ਸਿੰਘ ਨਾਮਧਾਰੀ ਨੇ ਸੰਗਤ ਨੂੰ ਦੱਸਿਆ, 

“ਮੈਂ ਆਪਣੇ ਪਿੰਡ ਫਰਵਾਹੀ ਦਾ ਮਾਮਲਾ ਤਾਰਨ ਲਈ ਮਲੇਰਕੋਟਲੇ ਜਾ ਰਿਹਾ ਸੀ, ਰਸਤੇ ਵਿਚ ਇਕ ਬੁੱਢੇ 
ਕਮਜ਼ੋਰ ਬਲਦ ਉੱਤੇ ਮੂਲੀਆਂ ਲੱਦ ਕੇ ਉਪਰ ਆਪ ਵੀ ਬੈਠੇ ਮੁਸਲਮਾਨ ਨੂੰ ਮੈਂ ਵੇਖਿਆ। ਮੈਂ ਉਸ ਬਲਦ 'ਤੇ 
ਤਰਸ ਖਾ ਕੇ ਉਸ ਮੁਸਲਮਾਨ ਨੂੰ ਕਿਹਾ ਕਿ “ਭਾਈ ਬਲਦ 'ਤੇ ਕਾਫੀ ਭਾਰ ਲੱਦਿਆ ਹੈ, ਉਪਰ ਤੂੰ ਆਪ ਬੈਠਾ 
ਹੈਂ, ਚੰਗਾ ਹੋਵੇ ਜੇ ਤੂੰ ਆਪ ਉਤਰ ਜਾਵੇਂ ਤੇ ਪੈਦਲ ਚਲੇਂ। ਏਨੀ ਗੱਲ 'ਤੇ ਝਗੜਾ ਹੋ ਗਿਆ।” 

“ਬੋਲ ਬੁਲਾਰੇ ਦਾ ਕੇਸ ਮਲੇਰਕੋਟਲੇ ਦੇ ਕੋਤਵਾਲ ਕੋਲ ਪੁੱਜਾ। ਕੋਤਵਾਲ ਨੇ ਮੁਸਲਮਾਨ ਨੂੰ ਬਲਦ ਦਾ ਮੁੱਲ 

_ ਤਾਰ ਕੇ, ਮੇਰੇ ਸਾਹਮਣੇ ਬਲਦ ਜ਼ਿਬਹਾ (ਕਤਲ) ਕੀਤਾ ਤੇ ਇਹ ਜਣਾਇਆ ਕਿ ਰਾਜ ਸਾਡਾ ਹੈ ਸਾਡੀ ਪਿੱਠ 
ਉੱਤੇ ਅੰਗ੍ਰੇਜ਼ ਹਾਕਮ ਹੈ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਕੌਣ ਡੱਕ ਸਕਦਾ ਹੈ! ਬੈਲ ਨੂੰ ਚੀਖ਼ਦੇ ਅਤੇ ਤੜਫ਼ 
ਤੜਫ਼ ਕੇ ਪ੍ਰਾਣ ਦਿੰਦਿਆ ਵੇਖਣ ਲਈ ਮੈਨੂੰ ਮਜਬੂਰ ਕੀਤਾ ਗਿਆ।” 

ਨੰਬਰਦਾਰ ਗੁਰਮੁਖ ਸਿੰਘ ਫਰਵਾਹੀ ਦੀ ਇਸ ਗੱਲ ਨੇ ਬਲਦੀ 'ਤੇ ਤੇਲ ਦਾ ਕੌਮ ਕੀਤਾ ਕਿਉਂਕਿ ਨਾਮਧਾਰੀ 
ਸਿੱਖ ਪਹਿਲੋ' ਹੀ ਐਗ੍ਰੇਜ਼ ਸਰਕਾਰ ਦੀਆਂ ਦੇਸ਼ ਭਗਤੀ ਦੇ ਜ਼ੁਰਮ ਕਾਰਣ ਆਪਣੇ 'ਤੇ ਕੀਤੀਆਂ ਜਾ ਰਹੀਆਂ 
ਸਖਤੀਆਂ ਅਤੇ ਜ਼ੁਲਮਾਂ ਕਾਰਣ ਰੋਹ ਵਿਚ ਆਏ ਹੋਏ ਸਨ। ਉਦੋਂ ਤੀਕ ਬੁੱਚੜਖਾਨਿਆਂ ਉੱਤੇ ਹਮਲਾ ਕਰਕੇ 
ਗਊਆਂ ਨੂੰ ਛੁਡਾਉਣ ਬਦਲੇ ਅੰਗ੍ਰੇਜ਼ਾਂ ਦੁਆਰਾ - ਅੰਮਿ੍‌ਤਸਰ, ਰਾਏਕੋਟ ਅਤੇ ਲੁਧਿਆਣਾ ਵਿਖੇ ਨਾਮਧਾਰੀ 
ਸਿੱਖਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਾ ਸੀ। 

13 ਜਨਵਰੀ 1872 ਨੂੰ ਪਿੰਡ ਸਕਰੌਦੀ ਦੇ ਸ. ਹੀਰਾ ਸਿੰਘ ਤੇ ਸ. ਲਹਿਣਾ ਸਿੰਘ (ਚਾਚੇ-ਤਾਏ ਦੇ ਪੁੱਤ 
ਭਰਾ) ਦੀ ਅਗਵਾਈ ਹੇਠ ਨਾਮਧਾਰੀ ਸਿੱਖਾਂ ਦਾ ਇਕ ਜੱਥਾ ਸ੍ਰੀ ਭੈਣੀ ਸਾਹਿਬ ਤੋਂ ਮਲੇਰਕੋਟਲੇ ਵੱਲ ਰਵਾਨਾ 
ਹੋਇਆ। ਇਥੋਂ ਚੱਲਣ ਤੋਂ ਪਹਿਲੋਂ ਸ. ਹੀਰਾ ਸਿੰਘ ਨੇ ਅਕਾਲ ਬੈਗੇ ਵਿਖੇ ਕਟਾਰ ਨਾਲ ਧਰਤੀ 'ਤੇ ਲਕੀਰ ਖਿੱਚ 
ਕੇ ਆਖ ਦਿੱਤਾ ਸੀ ਕਿ, “ਜਿਸ ਨੇ ਸੀਸ ਦੇਣਾ ਹੈ ਉਹੀ ਇਸ ਲਕੀਰ ਨੂੰ ਪਾਰ ਕਰੇ।” 

ਪੈਦਲ ਚਲਦਿਆਂ ਕ੍ਰੀਬ 140 ਸਿੱਖਾਂ ਦਾ ਇਹ ਜੱਥਾ ਲਾਟੋਂ, ਕਟਾਣੀ, ਰਾਮਪੁਰ, ਪਾਇਲ ਹੁੰਦਾ ਹੋਇਆ 
ਅੱਧੀ ਰਾਤ ਤੋਂ ਪਹਿਲਾਂ ਪਿੰਡ ਰੱਥੋਂ (ਬਾਣਾ ਡੇਹਲੋ, ਜ਼ਿਲ੍ਹਾ ਲੁਧਿਆਣਾ) ਪੁੱਜਾ। ਰਾਤ ਇਹ ਸਿੱਖ ਰੱਥੋਂ ਰਹੇ। 

34 ਜਨਵਰੀ ਦੀ ਰਾਤ ਇਹ ਜੱਥਾ ਮਲੌਂਦ ਪਹੁੰਚਿਆ। ਇਥੋਂ ਦੇ ਸ. ਬਦਨ ਸਿੰਘ, ਸ. ਹੀਰਾ ਸਿੰਘ ਸਕਰੌਦੀ 
ਦੇ ਰਿਸ਼ਤੇਦਾਰ ਸਨ। ਸ. ਬਦਨ ਸਿੰਘ ਵੱਲੋਂ ਇਕਰਾਰ ਮੁਤਾਬਕ ਘੋੜੇ ਅਤੇ ਹਥਿਆਰ ਦੇਣ ਤੋਂ ਨਾਂਹ ਕਰਨ 'ਤੇ 
ਨਾਮਧਾਰੀ ਜੱਥੇ ਦੀ, ਸਰਦਾਰ ਬਦਨ ਸਿੰਘ ਅਤੇ ਉਸ ਦੇ ਆਦਮੀਆਂ ਨਾਲ ਝੜਪ ਹੋਈ। ਸ. ਬਦਨ ਸਿੰਘ ਦੇ ਦੋ 
ਆਦਮੀ ਬੂਟਾ ਤੇਲੀ ਕੋਚਵਾਨ ਤੇ ਮੁਣਸ਼ੀ ਨਬੀ ਬਸ਼ਸ਼ ਮਾਰੇ ਗਏ। ਬਦਨ ਸਿੰਘ ਤੇ ਨਿਹਾਲ ਸਿੰਘ ਜਖ਼ਮੀ ਹੋਏ। 


ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 86 


੦੦0੦1 €16ਘਹੂ ।0੦੧੦॥1€161੮॥0&30੦11.੮੦॥॥ 


ਨਾਮਧਾਰੀ ਜੱਥੇ ਵਿਚੋਂ ਦੋ ਸਿੱਖ ਮਾਰੇ ਗਏ ਅਤੇ ਚਾਰ ਸਿੱਖ ਕਾਫੀ ਜਖ਼ਮੀ ਹੋ ਗਏ। ਜਖ਼ਮੀ ਸਿੱਖਾਂ - ਭਗਵਾਨ 
ਸਿੰਘ, ਗਿਆਨ ਸਿੰਘ, ਬੈਮਣ ਸਿੰਘ ਅਤੇ ਮੇਹਰ ਸਿੰਘ ਨੂੰ ਫੜ ਲਿਆ ਗਿਆ। ਇਹਨਾਂ ਨੂੰ ਪਹਿਲਾਂ 19 ਜਨਵਰੀ 
1872 ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਬਾਅਦ ਵਿਚ ਇਹ ਸਜ਼ਾ ਕਾਲੇ ਪਾਣੀ ਵਿਚ ਬਦਲ ਦਿੱਤੀ ਗਈ। 
ਨਾਮਧਾਰੀ ਜੱਥੇ ਦੇ ਸਿੰਘ, ਕੁਝ ਤਲਵਾਰਾਂ, ਬੰਦੂਕਾਂ, ਗੋਲੀ-ਬਾਰੂਦ ਅਤੇ ਤਬੇਲੇ ਵਿਚੋਂ ਘੋੜੇ-ਘੋੜੀਆਂ ਲੈ ਕੇ 
ਮਲੌਦ ਤੋਂ ਰਾਤੋ ਰਾਤ ਮਲੇਰਕੋਟਲਾ ਪਹੁੰਚੇ। ਮਲੇਰਕੋਟਲਾ ਵਾਲਿਆਂ ਪਹਿਲੋ' ਹੀ ਸੁਰੱਖਿਆ ਦੇ ਪ੍ਰਬੰਧ ਕਰ ਲਏ 
ਸਨ। ਸ. ਹੀਰਾ ਸਿੰਘ ਤੇ ਸ. ਲਹਿਣਾ ਸਿੰਘ ਸਭ ਤੋਂ ਅੱਗੇ, ਘੋੜਿਆਂ 'ਤੇ ਚੜ੍ਹੇ ਹੋਏ, ਹੱਥਾਂ 'ਚ ਨੰਗੀਆਂ ਤਲਵਾਰਾਂ 
ਫੜੀ, ਸ਼ਹੀਦੀ ਜੱਥੇ ਦੀ ਅਗਵਾਈ ਕਰ ਰਹੇ ਸਨ। ਕੋਤਵਾਲੀ ਦੇ ਸਾਹਮਣੇ ਚੌਕ ਵਿਚ ਕਰੀਬ ਘਟਾ-ਸਵਾ ਘਟਾ 
ਡਟਵੀਂ ਲੜਾਈ ਹੋਈ। ਜੱਥੇ ਦਾ ਮੁਕਾਬਲਾ ਕਰਨ ਲਈ ਪੁਲੀਸ ਤੇ ਹੋਰ ਲੋਕ ਵੀ ਹਥਿਆਰਬੰਦ ਹੋ ਕੇ ਆ ਗਏ 
ਸਨ। ਕੋਤਵਾਲ ਅਹਿਮਦ ਖਾਂ ਤੇ ਉਸ ਦੇ ਸੱਤ ਸਿਪਾਹੀ ਮਾਰੇ ਗਏ, ਕਈ ਜਖ਼ਮੀ ਹੋਏ। ਨਾਮਧਾਰੀਆਂ ਵਿਚੋਂ ਕਰੀਬ 
ਅੱਠ ਜਣੇ ਮਾਰੇ ਗਏ ਅਤੇ ਕਾਫ਼ੀ ਜਣੇ ਜਖ਼ਮੀ ਹੋਏ। 

ਮਲੇਰਕੋਟਲੇ ਵਿਖੇ ਹੋਈ ਲੜਾਈ ਮਗਰੋਂ , ਜਦੋਂ ਸ਼ਹੀਦੀ ਜੱਥੇ ਦੇ ਸਿੰਘ ਭੂਦਨ ਦੇ ਥੇਹ ਕੋਲ ਜਾ ਰਹੇ ਸਨ ਤਾਂ 
ਮਲੇਰਕੋਟਲਿਓਂ ਉਨ੍ਹਾਂ ਦਾ ਪਿੱਛਾ ਕਰਨ ਆਏ ਪਠਾਣ ਸਮੁੰਦ ਖਾਂ ਨੂੰ ਸ. ਹੀਰਾ ਸਿੰਘ ਨੇ ਪਹਿਲਾ ਵਾਰ ਕਰਨ ਦਾ 
ਮੌਕਾ ਦਿੱਤਾ। ਸਮੁੰਦ ਖਾਂ ਨੇ ਪਹਿਲਾ ਵਾਰ ਕੀਤਾ, ਸਿਰ ਵੱਲ ਤਲਵਾਰ ਚਲਾਈ। ਸ. ਹੀਰਾ ਸਿੰਘ ਨੇ ਢਾਲ ਨਾ 
ਹੋਣ ਕਾਰਨ ਖੱਬੀ ਬਾਂਹ ਅੱਗੇ ਕਰ ਦਿੱਤੀ, ਜਿਸ ਕਾਰਨ ਗੁੱਟ ਕੱਟਿਆ ਗਿਆ। ਫਿਰ ਸ. ਹੀਰਾ ਸਿੰਘ ਨੇ ਬਿਜਲੀ 
ਦੀ ਫੁਰਤੀ ਨਾਲ ਆਪਣੀ ਤਲਵਾਰ ਦੇ ਭਰਪੂਰ ਵਾਰ ਨਾਲ ਸਮੁੰਦ ਖਾਂ ਦਾ ਸਿਰ ਧੜ ਤੋਂ ਜੁਦਾ ਕਰ ਦਿੱਤਾ। ਕੋਟਲੇ 
ਵਾਲੇ ਭੱਜ ਗਏ ਪਰ ਜਾਂਦਿਆਂ-ਜਾਂਦਿਆਂ ਇਕ ਨੇ ਨਿਸ਼ਾਨਾ ਬੈਨ੍ਹ ਪਿਛੋਂ ਗੋਲੀ ਚਲਾ ਦਿੱਤੀ। ਗੋਲੀ ਸ. ਹੀਰਾ 
ਸਿੰਘ ਦੇ ਹੱਥ 'ਤੇ ਲਗ ਕੇ ਘੋੜੇ ਨੂੰ ਲੱਗੀ, ਘੋੜਾ ਮਰ ਗਿਆ। 

ਥੇਹ 'ਤੇ ਬਰਛੀ ਗੱਡ ਕੇ ਸ. ਹੀਰਾ ਸਿੰਘ ਨੇ ਆਖਿਆ 'ਅੱਗੋਂ ਅਸੀਂ ਕੱਖ ਨਹੀਂ ਕਰਨਾ' ਜੱਥੇ ਵਾਲੇ ਪੈਦਲ 
ਪਿੰਡ ਰੜ੍ਹ ਪੁੱਜੇ ਤੇ ਸ਼ਸਤਰ ਸੁੱਟ ਦਿੱਤੇ। ਸ. ਹੀਰਾ ਸਿੰਘ ਨੇ ਫਿਰ ਆਖਿਆ, “ਖਾਲਸਾ ਜੀ ਅਸੀਂ ਜਿਸ ਕਾਰਜ 
ਵਾਸਤੇ ਚਲੇ ਸਾਂ ਉਹ ਪੂਰਾ ਹੋ ਗਿਆ ਹੈ। ਇਸ ਤੋਂ ਬਿਨਾਂ ਸਾਨੂੰ ਅਕਾਲ ਪੁਰਖ ਦਾ ਹੋਰ ਕੋਈ ਹੁਕਮ ਨਹੀਂ। ਇਸ 
ਲਈ ਹੁਣ ਜਿਨ੍ਹਾਂ ਨੇ ਸੀਸ ਦੇਣੇ ਹਨ, ਉਹ ਰਹਿਣ ਬਾਕੀ ਚਲੇ ਜਾਣ। ਅਸੀਂ ਤਾਂ ਆਪਣਾ ਇਹ ਪੌਜ ਭੂਤਕ 
ਠੀਕਰਾ ਗੋਰਿਆਂ ਦੇ ਸਿਰ ਭੰਨਣਾ ਹੈ ਤੇ ਜ਼ਾਲਮ ਰਾਜ ਦਾ ਨਾਸ ਕਰਨਾ ਹੈ।” ਉਸ ਵੇਲੇ ਜਿਨ੍ਹਾਂ ਨੇ ਜਾਣਾ ਸੀ, 
ਉਹ ਜੱਥੇ 'ਚੋਂ` ਨਿਕਲ ਕੇ ਘਰਾਂ ਨੂੰ ਚਲੇ ਗਏ। 

ਜੇ ਇਹ ਜੱਥਾ ਗਿ੍‌ਫ਼ਤਾਰ ਨਾ ਹੋਣਾ ਚਾਹੁੰਦਾ ਤਾਂ ਜੱਥੇ ਦੇ ਸਿੰਘ ਖਿੰਡ-ਪੁੰਡ ਵੀ ਸਕਦੇ ਸਨ। ਭੱਜ ਵੀ ਸਕਦੇ 
ਸਨ। ਸ. ਹੀਰਾ ਸਿੰਘ ਦੇ ਕਹਿਣ 'ਤੇ ਜਿਵੇਂ ਕੁਝ ਹੋਰ ਸਾਥੀ ਘਰੋ-ਘਰੀ ਚਲੇ ਗਏ ਸਨ, ਬਾਕੀ ਵੀ ਜਾ ਸਕਦੇ 
ਸਨ। ਅਜਿਹੀ ਸਥਿਤੀ ਵਿਚ ਇਸ ਜੱਥੇ ਦੇ ਸਿੰਘਾਂ ਨੇ ਸ਼ਹੀਦੀ ਦੇਣ ਦੀ ਗੱਲ ਮਨ ਵਿਚ ਧਾਰ ਕੇ ਹੀ 
ਗ੍ਰਿਫਤਾਰੀਆਂ ਦਿੱਤੀਆਂ ਸਨ। 

ਸਰਕਾਰੀ ਦਸਤਾਵੇਜ਼ਾਂ ਅਨੁਸਾਰ ਇਸ ਸ਼ਹੀਦੀ ਜੱਥੇ ਦੇ 68 ਸਿੱਖਾਂ ਨੂੰ ਜਿਨ੍ਹਾਂ ਵਿਚ ਦੋ ਬੀਬੀਆਂ ਵੀ ਸ਼ਾਮਿਲ 
ਸਨ, ਪਿੰਡ ਰੜ੍ਹ ਤੋਂ 16 ਜਨਵਰੀ ਦੀ ਸ਼ਾਮ ਨੂੰ ਗ੍ਰਿਫ਼ਤਾਰ ਕਰ ਕੇ ਸ਼ੇਰਪੁਰ ਥਾਣੇ ਲਿਆਂਦਾ ਗਿਆ। ਇਨ੍ਹਾਂ ਵਿਚੋਂ 
29 ਸਿੱਖ ਗੰਭੀਰ ਜਖ਼ਮੀ ਸਨ। ਇਨ੍ਹਾਂ ਨੂੰ ਬੇੜ੍ਹੀਆਂ ਪਾ ਕੇ, ਜਿਹੜੇ ਜਖ਼ਮੀ ਸਨ ਉਨ੍ਹਾਂ ਨੂੰ ਗੱਡਿਆਂ ਤੇ ਲੱਦ ਕੇ 
ਅਤੇ ਜਿਹੜੇ ਤੁਰ ਸਕਦੇ ਸਨ ਉਨ੍ਹਾਂ ਨੂੰ ਤੋਰ ਕੇ ਲਿਆਂਦਾ ਗਿਆ। 

17 ਜਨਵਰੀ 1872 ਨੂੰ ਮਲੇਰਕੋਟਲਾ ਦੇ ਰੱਕੜ ਵਿਚ ਅੰਗ੍ਰੇਜ਼ ਅਫ਼ਸਰ ਡੀ. ਸੀ. ਕਾਵਨ ਨੇ ਪਟਿਆਲਾ, 


ਗੁਥਾ ਐਦੋਲਨ' ਦੇ ਮਹਾਨ ਸ਼ੁਤਤਰਤਾ ਸੈਗਰਾਮੀ-ਨਾਮਧਾਰੀ ਬਰੀਦ / 87 


0੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


ਨਾਭਾ, ਸੰਗਰੂਰ, ਮਲੇਰਕੋਟਲਾ ਆਦਿ ਰਾਜਿਆਂ ਦੀਆਂ ਤੋਪਾਂ ਮੋਗਵਾ ਲਈਆਂ। 9 ਤੋਪਾਂ ਬੀੜ ਕੇ, ਨਾਮਧਾਰੀ 
ਜੱਥੇ ਦੇ ਸਿੰਘਾਂ ਨੂੰ ਤੋਪਾਂ ਨਾਲ ਉਡਾਉਣ ਦਾ ਹੁਕਮ ਦੇ ਦਿੱਤਾ। ਦੋ ਤੋਪਾਂ ਰਾਖਵੀਆਂ ਰੱਖ ਕੇ, ਸੱਤ ਤੋਪਾਂ ਨਾਲ 
ਸੱਤ ਵਾਰ, ਸੱਤ-ਸੱਤ ਸਿੰਘ ਉਡਾ ਕੇ 49 ਸਿੱਖ ਤੂੰਬਾ-ਤੂੰਬਾ ਕਰ ਸ਼ਹੀਦ ਕਰ ਦਿੱਤੇ ਗਏ। ਇਕ ਬਾਰਾਂ ਸਾਲ 
ਦੇ ਬਾਲਕ ਬਿਸ਼ਨ ਸਿੰਘ ਨੂੰ ਤਲਵਾਰ ਨਾਲ ਕੱਟ ਕੇ ਸ਼ਹੀਦ ਕੀਤਾ ਗਿਆ। 18 ਜਨਵਰੀ ਨੂੰ ਜੱਥੇ ਦੇ ਬਾਕੀ 16 
ਸਿੰਘ ਵੀ ਤੋਪਾਂ ਨਾਲ ਪੁਰਜ਼ਾ-ਪੁਰਜ਼ਾ ਕਰ ਸ਼ਹੀਦ ਕਰ ਦਿੱਤੇ ਗਏ। ਮਲੇਰਕੋਟਲਾ ਦੇ ਰੱਕੜ ਵਿਚ ਸ਼ਹੀਦ ਹੋ ਰਹੇ 
ਕੂਕਿਆਂ ਨੂੰ ਵੇਖਣ ਲਈ ਸਰਕਾਰੀ ਅਹਿਲਕਾਰਾਂ ਅਤੇ ਅਫ਼ਸਰਾਂ ਤੋਂ ਬਿਨਾਂ ਕੋਟਲੇ ਤੇ ਆਲੇ-ਦੁਆਲੇ ਦੇ ਪਿੰਡਾਂ 
ਦੀ ਜਨਤਾ ਇੱਕਠੀ ਹੋ ਗਈ ਸੀ। 

ਬਿਨਾਂ ਮੁਕੱਦਮਾ ਚਲਾਏ 66 ਨਾਮਧਾਰੀ ਸਿੱਖਾਂ ਨੂੰ ਸ਼ਹੀਦ ਕਰ ਕੇ ਡੀ. ਸੀ. ਕਾਵਨ ਸੋਚਦਾ ਸੀ ਕਿ ਉਹ 
ਕੂਕਾ ਐਦੋਲਨ ਨੂੰ ਖ਼ਤਮ ਕਰ ਦੇਵੇਗਾ ਪਰ ਮਲੇਰਕੋਟਲੇ ਦੇ ਰੱਕੜ ਵਿਚ ਵਗਿਆ ਕੂਕਿਆਂ ਦਾ ਖੂਨ ਆਜ਼ਾਦੀ 
ਦੇ ਬੀਜ ਨੂੰ ਪਾਣੀ ਦੇ ਰਿਹਾ ਸੀ। 


(ਸਰਕਾਰੀ ਦਸਤਾਵੇਜ਼ਾਂ ਅਨੁਸਾਰ) 
ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਸੂਚੀ 
16 ਜਨਵਰੀ 1872 ਨੂੰ ਗ੍ਰਿਫ਼ਤਾਰ ਕੀਤੇ ਗਏ 68 ਕੂਕਿਆਂ ਦੀ ਲਿਸਟ 








3. ਸ.ਜੈ ਸਿੰਘ ਸ. ਗੰਡਾ ਸਿੰਘ __ ਜਿਮੀਂਦਾਰ _ ਭੱਦਲਬੂਹਾ ਹਾਂ __ ਥਾਣਾ ਅਮਲੋਹ, ਇਲਾਕਾ 
ਸਰਕਾਰ ਨਾਭਾ 

4. ਸ. ਕਾਹਨ ਸਿੰਘ __ਸ. ਅਕਰਦ ਸਿੰਘ _ ਜਿਮੀਂਦਾਰ _ਲਹਿਰਾ _ ਹਾਂ ___ ਥਾਣਾ ਡੇਹਲੋ', 
ਜ਼ਿਲ੍ਹਾ ਲੁਧਿਆਣਾ 

5. ਸ. ਦੇਵਾ ਸਿੰਘ __ ਸ. ਹਕੂਮਤ ਸਿੰਘ _ ਜਿਮੀਂਦਾਰ _ ਲੋਹਗੜ੍ਹ ਹਾਂ ਥਾਣਾ ਡੇਹਲੋਂ', ਜ਼ਿਲ੍ਹਾ 
ਲੁਧਿਆਣਾ 

6. ਸ.ਨਾਰਾਇਣ ਸਿੰਘ _ਸ. ਮਹਿਤਾਬ ਸਿੰਘ _ਜਿਮੀਂਦਾਰ _ ਰੜ੍ਹ ਹਾਂ __ ਤਹਿਸੀਲ ਸ਼ੇਰਪੁਰ 

7. ਸ. ਮੋਗਾ ਸਿੰਘ ਸ. ਸਾਹਿਬ ਸਿੰਘ _ ਜਿਮੀਂਦਾਰ _ ਮਹਿਰਾਜ _ਹਾਂ __ ਥਾਣਾ ਨਥਾਣਾ, ਤਹਿਸੀਲ 
ਮੋਗਾ, ਜ਼ਿਲ੍ਹਾ ਫਿਰੋਜ਼ਪੁਰ 

8. ਸ. ਵਰਿਆਮ ਸਿੰਘ _ਸ. ਅਮਰੀਕ ਸਿੰਘ _ਜਿਮੀਂਦਾਰ _ ਮਹਿਰਾਜ _ਹਾਂ __ ਥਾਣਾ ਨਥਾਣਾ, ਤਹਿਸੀਲ 
ਮੋਗਾ, ਜ਼ਿਲ੍ਹਾ ਫਿਰੋਜ਼ਪੁਰ 

9. ਸ. ਅਤਰ ਸਿੰਘ __ ਸ. ਭਾਗ ਸਿੰਘ __ ਜਿਮੀਂਦਾਰ _ ਮਹਿਰਾਜ _ਹਾਂ __ ਥਾਣਾ ਨਥਾਣਾ, ਤਹਿਸੀਲ 
ਸੋਗਾ, ਜ਼ਿਲ੍ਹਾ ਫਿਰੋਜ਼ਪੁਰ 


ਕੂਕਾ ਐਦੋਣਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 88 


੦੦0੦1 €16ਘਹੂ ।੧੦੧੦॥1€161੮॥)&30੦11.੮੦॥॥ 


ਖ਼ਾਕਰੇਬ 
ਖ਼ਾਕਰੋਬ 
ਸ. ਸੇਧਾ ਸਿਘ ਸ. ਦਯਾ ਸਿੰਘ ਜਿਮੀਂਦਾਰ 


. _ਸ. ਸੋਭਾ ਸਿੰਘ ਸ. ਦਯਾ ਸਿੰਘ ਜਿਮੀਂਦਾਰ 


੍ 


੍ 
ਰੰ 


ਨਹੀਂ_ ਥਾਣਾ ਛੇਹਲੋਂ', ਜ਼ਿਲ੍ਹਾ 
ਲੁਧਿਆਣਾ 

ਨਹੀਂ ਥਾਣਾ ਡੇਹਲੋ', ਜ਼ਿਲ੍ਹਾ 
ਲੁਧਿਆਣਾ 


'ਕੁਕਾ ਐਚੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬਰੀਦ ,/ 39 


੦0੦1 €16॥ਘਹੂ ।੧੦॥੧੦॥1€161੮0॥)&340011.੮੦॥॥ 


53. 


. ਸ. ਵਜੀਰ ਸਿੰਘ __ਸ. ਬਾਰਾ ਸਿੰਘ 

. ਸ. ਗੁਰਮੁਖ ਸਿੰਘ _ਸ. ਬਹਾਲੇ 

- ਸ. ਬੀਰ ਸਿੰਘ ਸ. ਸੁਹੇਲ ਸਿਘ 
- ਸ. ਭੂਪ ਸਿੰਘ ਸ. ਮੇਹਰ ਸਿੰਘ 

. ਸ. ਵਸਾਵਾ ਸਿੰਘ _ ਸ. ਸੌਂਧਾ ਸਿੰਘ 

. ਸ. ਵਰਿਆਮ ਸਿੰਘ _ਸ. ਲਹਿਣਾ ਸਿਘ 
- ਸੰ. ਅਨੂਪ ਸਿੰਘ __ ਸ. ਮਹਿਤਾਬ ਸਿੰਘ 
. ਸੱ. ਭੂਪ ਸਿੰਘ 'ਸ. ਭੂਰਾ ਸਿਘ 

- ਸੰ. ਰਤਨ ਸਿੰਘ __ਸ. ਚਤਰ ਸਿੰਘ 
- ਸੰ. ਗੁਰਦਿੱਤ ਸਿੰਘ _ਸ. ਰੱਬੀ ਸਿੰਘ 

- ਸ. ਬਿਸ਼ਨ ਸਿੰਘ __ਸ.ਮਹਾਂ ਸਿੰਘ 

- ਸ. ਦਸੌਂਧਾ ਸਿੰਘ __ਸ. ਬੀਰ ਸਿੰਘ 

- ਸੰ. ਹਰਨਾਮ ਸਿੰਘ _ਸ. ਜੈ ਸਿੰਘ 

- ਸ. ਵਰਿਆਮ ਸਿੰਘ _ਸ. ਮਾਹੀਆ ਸਿੰਘ 


- ਸਰਦਾਰਨੀ ਖੇਮੋਂ __ਸ. ਗੁਰਸਾ ਸਿੰਘ 
- ਸੇ. ਪ੍ਰੇਮ ਸਿੰਘ ਸ. ਮਾਨ ਸਿੰਘ 


. ਸ. ਕਾਹਨ ਸਿੰਘ __ਸ. ਹਰਗੁਲਾਲ ਸਿੰਘ 
. ਸੰ. ਹਰਨਾਮ ਸਿੰਘ _ ਸ. ਦਲੇਲ ਸਿੰਘ 


. ਸ. ਅਲਬੇਲ ਸਿੰਘ _ਸ. ਸੁਜਾਨ ਸਿੰਘ 


ਸ. ਸੱਦਾ ਸਿੰਘ __ਸ.ਮਹਾਂ ਸਿੰਘ 


'ਜੂਥਾ ਐਦੋਡਨ' ਦੇ ਮਰਾਨ ਸੁਤੋਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 99 


੦੦0੦1 €16ਘਹੂ 


ਜਿਮੀਂਦਾਰ __ ਰਬੇਂ ਨਹੀਂ 
ਤਜਾਰ ਲਤਾਲਾ _ ਨਹੀਂ 
(ਦੁਕਾਨਦਾਰ) 
ਜਿਮੀਂਦਾਰ __ ਸੂਮ ਨਹੀਂ 
ਜਿਮੀਂਦਾਰ __ ਦਿਆਲਗੜ੍ਹ ਨਹੀਂ 
ਜਿਮੀਂਦਾਰ __ ਦਿਆਲਗੜ੍ਹ ਨਹੀਂ 
ਜਿਮੀਂਦਾਰ __ ਦਿਆਲਗੜ੍ਹ ਨਹੀਂ 
ਜਿਮੀਂਦਾਰ __ਸਕਰੌਦੀ _ਨਹੀਂ' 
ਜਿਮੀਂਦਾਰ __ ਦੀਵਾ ਨਹੀਂ 
ਜਿਮੀਂਦਾਰ __ ਗੁਮਟੀ __ ਨਹੀਂ 
ਜਿਮੀਂਦਾਰ __ ਰੜ੍ਹ ਨਹੀਂ 
ਰਾਮਗੜ੍ਹੀਆ _ ਰੜ੍ਹ ਹਾੰ 
ਨਜ਼ਾਰ 
(ਤਰਖਾਣ) __ ਬਿਲਾਸਪੁਰ ਹਾਂ 
ਜਿਮੀਂਦਾਰ __ਘਨੌਰੀ __ ਨਹੀਂ 
ਜਿਮੀਂਦਾਰ __ ਬਹਾਦੁਰ __ ਨਹੀਂ 
ਸਿੰਘ ਵਾਲਾ 
ਜਿਮੀਂਦਾਰ __ਦਿੱਤੂਪੁਰਾ ਹਾਂ 


ਜਿਮੀਂਦਾਰ _ਮੋਡੀ _ ਹਾਂ 
ਜਿਮੀਂਦਾਰ __ਬਾਲੀਆਂ__ ਨਹੀਂ 


ਰਾਮਗੜ੍ਹੀਆ _ਰੜ੍ਹ ਨਰੀਂ 


।੧੦॥੧੦॥1€1610॥)&340੦11.੮੦॥॥ 


52. ਸ. ਹਰਨਾਮ ਸਿੰਘ _ਸ. ਚੜ੍ਹਤ ਸਿੰਘ ਰਾਮਗੜ੍ਹੀਆ _ ਰੜ੍ਹ ਨਹੀਂ ਥਾਣਾ ਸ਼ੇਰਪੁਰ 


53. ਸ. ਬਖ਼ਸ਼ਾ ਸਿੰਘ __ਸ. ਤਾਰਾ ਸਿੰਘ ਅਰੋੜਾ ਜੋਡਵਾਲਾ _ ਨਹੀਂ ਥਾਣਾ ਸਰਸਾ 
54. ਸ. ਚੜ੍ਹਤ ਸਿੰਘ __ਸ. ਧਰਮ ਸਿੰਘ ਜਿਮੀਂਦਾਰ __ ਬਾਲੀਆਂ __ ਨਹੀਂ ਥਾਣਾ ਵ ਤਹਿਸੀਲ 
ਸ਼ੇਰਪੁਰ 


55. ਸ. ਰੂੜ ਸਿੰਘ ਸ. ਬੂਟਾ ਸਿੰਘ ਰਾਮਗੜ੍ਹੀਆ _ਮੱਲੂਮਾਜਰਾ 
56. ਸ. ਕੇਸਰ ਸਿੰਘ __ਸ. ਧਿਆਨ ਸਿੰਘ _ ਛੀਂਬਾ ਗਿੱਲ 


57. ਸ. ਚੜ੍ਹਤ ਸਿੰਘ __ਸ. ਮਾਘ ਸਿੰਘ ਜਿਮੀਂਦਾਰ __ਰੁੜਕਾ 
58. ਸ. ਭਗਤ ਸਿੰਘ __ਸ. ਦਿਆਲ ਸਿੰਘ __ ਜਿਮੀਂਦਾਰ __ ਕਾਂਝਲਾ 
59. ਸ. ਜੀਵਨ ਸਿੰਘ _ ਸ. ਧੌਕਲ ਸਿੰਘ ਜਿਮੀਂਦਾਰ __ ਫੂਲ 
60. ਸ. ਸ਼ੋਭਾ ਸਿੰਘ ਸ. ਖ਼ਜਾਨ ਸਿੰਘ ਜਿਮੀਂਦਾਰ __ ਭੱਦਲਬੂਹਾ 
61. ਸ. ਸ਼ਾਮ ਸਿੰਘ ਸ. ਵੀਰ ਸਿੰਘ ਜਿਮੀਂਦਾਰ __ ਜੋਗਾ 
62. ਸ. ਸੱਦਾ ਸਿੰਘ __ ਸ. ਰੂਪਾ ਸਿੰਘ ਜਿਮੀਂਦਾਰ __ ਜੋਗਾ 
63. ਸ. ਮਹਾਂ ਸਿੰਘ ਸ. ਸੈਗਲ ਸਿੰਘ ਜਿਮੀਂਦਾਰ __ਚਾਓ ਕੇ 
64. ਸ. ਚੜ੍ਹਤ ਸਿੰਘ __ਸ. ਰਾਮ ਸਿੰਘ ਜਿਮੀਂਦਾਰ __ ਬਾਲੀਆਂ 


65. ਸ. ਰੂੜ ਸਿੰਘ ਸ. ਜੱਸਾ ਸਿੰਘ ਜਿਮੀਂਦਾਰ __ ਬਿਸ਼ਨਪੁਰਾ 
66. ਸ.ਹੀਰਾ ਸਿੰਘ __ ਸ. ਵੀਰ ਸਿੰਘ ਜਿਮੀਂਦਾਰ __ ਪਿੱਥੋਂ ਕੇ 


67. ਸ. ਚਤਰ ਸਿੰਘ __ ਸ. ਗੁਲਾਬ ਸਿੰਘ __ ਜਿਮੀਂਦਾਰ __ ਗੁਮਟੀ 


੧੩ ੧੩੧੩੧ ੧੩੫੧੧ ੫੬ ੩੪ 
ਹਰ 


68. ਸ. ਕਟਾਰ ਸਿੰਘ __ਸ. ਟੇਕ ਸਿੰਘ ਜਿਮੀਂਦਾਰ __ ਧਨੌਲਾ 


ਨੋਟ:- ਉਰਦੂ, ਅਰਬੀ ਫਾਰਸੀ ਦੇ ਮੂਲ ਦਸਤਾਵੇਜ ਕਿਤਾਬ ਦੇ ਐਤਮ ਅਧਿਆਇ ਵਿਚ ਵੇਖੋ ਪੈਨਾ ਨੰ :167- 
176 ਤੇ ਦੇਖੋ। 


ਕੂਕਾ ਐਦੋਲਨ' ਦੇ ਮਹਾਨ ਸੁਤੇਤਰਤਾ ਸੈਗਰਾਮੀ-ਨਾਮਧਾਝੀ ਸ਼ਰੀਚ / 91 


੦੦0੦੧ €16॥ਘਹੂ ।0੦॥੧੦॥1€1610॥)&340੦11.੮੦॥॥ 


ਮਲੇਰਕੋਟਲੇ ਸਾਕੇ ਦੇ ਸ਼ਹੀਦਾਂ ਦੀ ਲਿਸਟ ਦੀ 
ਦਸਤਾਵੇਜ਼ੀ ਤਸਦੀਕ ਬਾਰੇ 


ਮਲੇਰਕੋਟਲਾ ਸਾਕੇ ਤੋਂ ਬਾਅਦ ਜਿਹੜੇ ਗਿ੍‌ਫ਼ਤਾਰ ਹੋਏ 68 ਨਾਮਧਾਰੀ ਸਿੱਖ ਸ਼ੇਰਪੁਰ ਥਾਣੇ ਵਿਚ ਲਿਆਂਦੇ 
ਗਏ, ਉਨ੍ਹਾਂ ਦੀ ਲਿਸਟ ਪਟਿਆਲਾ ਆਰਕਾਈਵ ਦੇ ਦਸਤਾਵੇਜਾਂ ਵਿਚੋਂ ਲੱਭੀ ਗਈ ਹੈ। 

16 ਜਨਵਰੀ ਦੀ ਸ਼ਾਮ ਨੂੰ ਹੀ 68 ਨਾਮਧਾਰੀ ਸਿੱਖ ਸ਼ੇਰਪੁਰ ਥਾਣੇ ਲਿਆਂਦੇ ਗਏ ਸਨ ਅਤੇ 17 ਜਨਵਰੀ 
1872 ਨੂੰ ਬਿਨਾਂ ਮੁਕੱਦਮਾ ਚਲਾਏ ਇਨ੍ਹਾਂ ਵਿਚ ਸ਼ਾਮਿਲ ਦੋ ਇਸਤਰੀਆਂ (ਮਾਈ ਇੰਦ ਕੌਰ ਅਤੇ ਮਾਈ ਖੇਮ 
ਕੌਰ) ਨੂੰ ਛੱਡ ਕੇ 49 ਸਿੱਖ ਮਲੇਰਕੋਟਲਾ ਦੇ ਰੱਕੜ ਵਿਚ ਤੋਪਾਂ ਨਾਲ ਅਤੇ ਇਕ 12 ਸਾਲ ਦੇ ਬਾਲਕ ਬਿਸ਼ਨ 
ਸਿੰਘ ਨੂੰ ਤਲਵਾਰਾਂ ਨਾਲ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਬਾਕੀ ਬਚੇ 16 ਸਿੱਖ 18 ਜਨਵਰੀ ਨੂੰ ਤੋਪਾਂ 
ਨਾਲ ਸ਼ਹੀਦ ਕਰ ਦਿੱਤੇ ਗਏ। 

ਚੂੰਕਿ ਡੀ. ਸੀ. ਕਾਵਨ ਨੇ ਅਜਿਹਾ ਕਰਦਿਆਂ 17 ਜਨਵਰੀ ਨੂੰ ਕੋਈ ਰਸਮੀ ਤੌਰ 'ਤੇ ਵੀ ਅਦਾਲਤੀ 
ਕਾਰਵਾਈ ਨਹੀਂ ਸੀ ਕੀਤੀ, ਏਸ ਲਈ 17 ਜਨਵਰੀ ਵਾਲੇ ਸ਼ਹੀਦਾਂ ਦੀ ਅਜੇ ਤੀਕ ਕੋਈ ਪ੍ਰਮਾਣਿਤ ਲਿਸਟ 
ਉਪਲਬਧ ਨਹੀਂ ਸੀ। 

ਸ. ਨਾਹਰ ਸਿੰਘ ਨੇ ਦਿੱਲੀ ਆਰਕਾਈਵ ਤੋਂ ਕੂਕਾ ਮੂਵਮੈਂਟ ਬਾਰੇ ਅੰਗ੍ਰੇਜ਼ੀ ਵਿਚ ਲਿਖੇ ਦਸਤਾਵੇਜ਼ ਕਢਵਾਏ 
ਸਨ, ਉਨ੍ਹਾਂ ਵਿਚੋਂ 18 ਜਨਵਰੀ 1872 ਨੂੰ ਮਲੇਰਕੋਟਲਾ ਵਿਖੇ ਸ਼ਹੀਦ ਕੀਤੇ ਗਏ 16 ਨਾਮਧਾਰੀ ਸਿੱਖਾਂ ਦੀ 
ਲਿਸਟ ਮਿਲ ਗਈ ਸੀ। ਇਹ ਲਿਸਟ ਸਵ. ਸ. ਨਾਹਰ ਸਿੰਘ ਦੀ ਪੁਸਤਕ “8੩1. 46541451 1ਜ॥ 
ਸਸ1118ਸ 01੩” ਦੇ ਪੈਨਾ ਨੰ. 204-205 ਤੇ ਛਪੀ ਹੋਈ ਹੈ। 


ਮਲੇਰਕੋਟਲਾ ਦੇ 17 ਜਨਵਰੀ 1872 ਨੂੰ ਸ਼ਹੀਦ ਕੀਤੇ ਨਾਮਧਾਰੀ ਸਿੱਖਾਂ ਦੀ ਲਿਸਟ ਪਹਿਲੀ ਵਾਰ 
ਦਸਤਾਵੇਜ਼ਾਂ ਵਿਚੋਂ ਮਿਲੀ ਹੈ। ਪਹਿਲੋਂ ਤਾਂ ਇਹ ਪਤਾ ਨਹੀਂ ਸੀ ਲਗ ਰਿਹਾ ਕਿ 140 ਦੇ ਕਰੀਬ ਸਿੱਖਾਂ ਦੇ ਜੱਥੇ 
ਵਿਚੋਂ ਕਿਹੜੇ ਨਿਕਲ ਕੇ ਚਲੇ ਗਏ ਤੇ ਕਿਹੜੇ ਸ਼ਹੀਦ ਹੋਏ। ਸਵ. ਸ. ਨਾਹਰ ਸਿੰਘ ਹਮੇਸ਼ਾਂ ਮੈਨੂੰ ਆਖਿਆ ਕਰਦੇ 
ਸਨ ਕਿ ਨਾਮਧਾਰੀ ਇਤਿਹਾਸ ਸੈਬੋਧੀ ਹੋਰ ਦਸਤਾਵੇਜ਼ ਤੁਸੀਂ ਪਟਿਆਲੇ ਤੋਂ ਲਾੱਡੋ, ਉੱਥੋਂ ਹੀ ਮਿਲਣਗੇ। ਫਿਰ ਮੈਨੂੰ 
ਸ. ਨਾਹਰ ਸਿੰਘ ਦੇ ਸਹਿਯੋਗੀ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ ਵੀ ਕਿਹਾ ਕਿ ਤੁਸੀਂ ਪਟਿਆਲੇ ਤੋਂ ਰਿਕਾਰਡ 
ਲੱਭੋ, ਮੈਂ ਵੀ ਲੱਭਦਾ ਹਾਂ। ਸੋ ਅਸੀਂ ਦੋਵੇਂ ਪਟਿਆਲੇ ਆਰਕਾਈਵ ਤੋਂ ਇਹ ਰਿਕਾਰਡ ਲੱਭ ਰਹੇ ਸਾਂ, ਖਾਸ ਤੌਰ 
`ਤੇ ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਲਿਸਟ। 

ਇਹ ਸਾਰੇ ਦਸਤਾਵੇਜ਼ ਉਰਦੂ, ਫਾਰਸੀ ਤੇ ਅਰਬੀ ਦੀ ਮਿਲੀ ਜੁਲੀ ਭਾਸ਼ਾ ਵਿਚ ਲਿਖੇ ਹੋਏ ਹਨ। ਕੁਝ 
ਵਾਇਲਾਂ ਮੈਂ ਕਢਵਾਈਆਂ ਵੀ ਪਰ ਮੈਨੂੰ ਉਪਰੋਕਤ ਭਾਸ਼ਾਵਾਂ ਪੜ੍ਹਨੀਆਂ ਨਹੀਂ ਆਉਂਦੀਆਂ। ਸ੍ਰੀ ਸਤਿਗੁਰੂ 
ਜਗਜੀਤ ਸਿੰਘ ਜੀ ਦੀ ਕਿਰਪਾ ਨਾਲ ਪ੍ਰੋ. ਮਲਵਿੰਦਰਜੀਤ ਸਿੰਘ ਵੜੇਚ ਨੂੰ ਰਿਕਾਰਡ ਫੋਲਦਿਆਂ, ਉਨ੍ਹਾਂ 68 


'ਕੁਕਾ ਐਦੋਣਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 92 


੦0੦੧ €16ਘਹੂ ।0੦॥੧੦॥1€1610॥)&30੦11.੮੦॥॥ 


ਸਰੀਰਾਂ ਦੇ ਨਾਵਾਂ, ਥਾਵਾਂ ਦੀ ਲਿਸਟ ਲੱਭ ਗਈ ਜਿਨ੍ਹਾਂ ਨੂੰ ਰੜ੍ਹ ਤੋਂ ਮਲੇਰਕੋਟਲਾ ਲਿਜਾਇਆ ਗਿਆ ਸੀ। 

ਮੈਂ ਵੀ ਇਸ ਲਿਸਟ ਦਾ 5-6 ਜਣਿਆਂ ਤੋਂ ਅਨੁਵਾਦ ਕਰਵਾਇਆ ਅਤੇ ਪ੍ਰੋ. ਮਨਵਿੰਦਰਜੀਤ ਸਿੰਘ ਨੇ 
ਵੀ, ਫਿਰ ਅਸੀਂ ਦੋਹਾਂ ਨੇ ਦੋ ਤਿੰਨ ਬੈਠਕਾਂ ਵਿਚ ਇਸ ਲਿਸਟ ਨੂੰ ਪੰਜਾਬੀ ਵਿਚ ਤਿਆਰ ਕੀਤਾ। ਕਿਉਂਕਿ ਮੈਂ 
ਸ਼ਹੀਦਾਂ ਦੇ ਇਤਿਹਾਸ, ਪਿੰਡਾਂ ਅਤੇ ਪਰਿਵਾਰਾਂ ਦੀ ਕਈ ਸਾਲ ਖੋਜ ਕੀਤੀ ਹੈ, ਇਸ ਅਧਾਰ 'ਤੇ ਮੈਨੂੰ ਇਹ 
ਜਾਣਕਾਰੀ ਹੈ ਕਿ ਪਿੰਡ ਦਾ ਨਾਂ ਬਲਾਸੌਰ ਦੀ ਥਾਂ “ਬਿਲਾਸਪੁਰ', ਮਜਰਾਈ ਦੀ 'ਮਛਰਾਏ', ਸੈਦਬਰਾਹਾਂ ਦੀ ਥਾਂ 
'ਜੇਲ ਬਰਾਹ' ਧੌਲਾ ਦੀ ਥਾਂ 'ਧਨੌਲਾ', ਮਲੂ ਮੁਜਾਰਿਆ ਦੀ ਥਾਂ 'ਮੱਲੂ ਮਾਜਰਾ' ਹੋਣਾ ਚਾਹੀਦਾ ਸੀ। 

ਇਹ ਲਿਸਟ ਅਜੇ ਵੀ ਐਤਿਮ ਨਹੀਂ ਹੈ, ਕਿਉਂਕਿ ਉਸ ਵੇਲੇ ਕਾਹਲੀ ਕਾਹਲੀ ਲਿਖੇ ਨਾਵਾਂ ਵਿਚ ਕੋਈ 
ਗਲਤੀ ਰਹਿ ਜਾਣੀ ਸੈਭਵ ਹੈ। ਫਿਰ ਵੀ ਇਹ ਲਿਸਟ ਅਸਲੀਅਤ ਦੇ ਕਾਫੀ ਨੇੜੇ ਹੈ। ਚਾਰ-ਪੈਜ ਗਲਤੀਆਂ ਹੋ 
ਸਕਦੀਆਂ ਹਨ। ਜਿਵੇਂ` ਕਿ ਸੂਚੀ ਨੰ: 25 ਵਿਚ ਗੁਲਾਬ ਸਿੰਘ ਸਪੁੱਤਰ ਜਮੀਅਤ ਸਿੰਘ ਪਿੰਡ ਮਿਸਰਾਂਵਾਲਾ 
ਜ਼ਿਲ੍ਹਾ ਐਮਿ੍‌ਤਸਰ ਲਿਖਿਆ ਹੈ ਪਰ ਸ. ਨਾਹਰ ਸਿੰਘ ਦੀ ਪੁਸਤਕ 'ਚ ਛਪੇ ਮੁੱਕਦਮਿਆਂ ਦੇ ਡਾਕੂਮੈਂਟਸ ਵਿਚ 
ਇਹ ਨਾਂ ਹਾਕਮ ਸਿੰਘ ਪਿੰਡ ਝਬਾਲ ਲਿਖਿਆ ਹੋਇਆ ਹੈ। ਐਮਿ੍‌ਤਸਰ ਵਿਚ ਮਿਸਰਾਂਵਾਲਾ ਕੋਈ ਪਿੰਡ ਨਹੀਂ ਹੈ, 
ਝਬਾਲ ਹੈ। ਸ਼ਹੀਦ ਹਾਕਮ ਸਿੰਘ ਦੇ ਪਰਿਵਾਰ ਬਾਰੇ ਵੀ ਮੈਨੂੰ ਪੂਰੀ ਜਾਣਕਾਰੀ ਹੈ। 

ਬਾਲਕ ਸ਼ਹੀਦ ਬਿਸ਼ਨ ਸਿੰਘ ਪਿੰਡ ਰੜ੍ਹ ਸ. ਮਹਿਤਾਬ ਸਿੰਘ ਦਾ ਪੁੱਤਰ ਨਹੀਂ ਸਗੋਂ ਸ. ਮਹਾਂ ਸਿੰਘ ਚਾਨਾ 
ਦਾ ਪੁੱਤਰ ਸੀ। ਡਾਕੂਮੈਂਟਸ ਅਨੁਸਾਰ “ਮਹਿਤਾਬ ਸਿੰਘ ਤਾਂ ਕਾਫੀ ਸਮਾਂ ਪਹਿਲਾਂ ਮਰ ਗਿਆ ਹੈ। ਘਰ ਉਹਦੇ ਨਾਮ 
ਨਾਲ ਮਸ਼ਹੂਰ ਹੈ। ਉਹਦੇ ਦੋ ਬੇਟੇ ਨਾਰਾਇਣ ਸਿੰਘ ਤੇ ਹੀਰਾ ਸਿੰਘ ਜਿਹੜੇ ਜਖ਼ਮੀ ਹੋ ਗਏ ਸਨ, ਪਰਸੋਂ ਕੋਟਲਾ 
ਵਿਖੇ ਤੋਪ ਨਾਲ ਉਡਾ ਦਿੱਤੇ ਗਏ ਹਨ। ਕੁਝ ਥੋੜ੍ਹਾ ਬਹੁਤਾ ਸਮਾਨ, ਜਿਹੜਾ ਉਨ੍ਹਾਂ ਦੇ ਘਰ 'ਚ ਸੀ, ਉਹ ਅਸੀਂ 
ਲੈ ਆਏ ਸਾਂ ਤੇ ਉੱਥੇ ਕੁਝ ਨਹੀਂ ਛੱਡਿਆ।” 

ਸ਼ਹੀਦ ਬਿਸ਼ਨ ਸਿੰਘ ਦੇ ਦੋ ਭਰਾ ਸ਼ਹੀਦ ਸੱਦਾ ਸਿੰਘ ਤੇ ਸ਼ਹੀਦ ਹਰਨਾਮ ਸਿੰਘ ਪਿੰਡ ਰੜ੍ਹ ਵੀ ਮਲੇਰਕੋਟਲਾ 
ਸਾਕੇ ਦੇ ਸ਼ਹੀਦੀ ਕਾਂਡ ਵਿਚ 17 ਜਨਵਰੀ ਨੂੰ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ ਗਏ। ਸ਼ਹੀਦ ਬਿਸ਼ਨ ਸਿੰਘ, 
ਸਦਾ ਸਿੰਘ ਤੇ ਹਰਨਾਮ ਸਿੰਘ ਤਿੰਨੋਂ ਭਰਾ ਸਨ। ਸ਼ਹੀਦ ਬਿਸ਼ਨ ਸਿੰਘ ਅਤੇ ਸ਼ਹੀਦ ਸੱਦਾ ਸਿੰਘ ਦੇ ਪਿਤਾ ਦਾ ਨਾਂ 
ਮਹਾਂ ਸਿੰਘ ਅਤੇ ਸ਼ਹੀਦ ਹਰਨਾਮ ਸਿੰਘ ਦੇ ਪਿਤਾ ਦਾ ਨਾਂ ਚੜ੍ਹਤ ਸਿੰਘ ਸੀ। ਸ. ਮਹਾਂ ਸਿੰਘ ਅਤੇ ਸ. ਚੜ੍ਹਤ 
ਸਿੰਘ ਦੋਵੇਂ ਸਕੇ ਭਰਾ ਸਨ। ਸ਼ਹੀਦ ਬਿਸ਼ਨ ਸਿੰਘ, ਸ਼ਹੀਦ ਹਰਨਾਮ ਸਿੰਘ ਤਾਂ ਕ੍ਰਮਵਾਰ 12 ਤੇ 14 ਸਾਲ ਦੇ ਬੱਚੇ 
ਸਨ। ਸ਼ਹੀਦ ਸੱਦਾ ਸਿੰਘ ਕਰੀਬ 24 ਸਾਲ ਦੇ ਸਨ। ਅਗੋਂ ਇਨ੍ਹਾਂ ਦਾ ਪਰਿਵਾਰ ਚੱਲ ਰਿਹਾ ਹੈ। 

ਸੂਚੀ ਨੰ: 53 ਜੰਡਵਾਲਾ (ਸਰਸਾ) ਦਾ ਸ਼ਹੀਦ ਬਖ਼ਸ਼ਾ ਸਿੰਘ ਲਿਖਿਆ ਹੈ। ਪੁਰਾਣੀਆਂ ਲਿਸਟਾਂ ਵਿਚ ਇਹ 
ਨਾਂ ਪਰਸਾ ਸਿੰਘ ਹੈ। ਹੋ ਸਕਦਾ ਹੈ, ਦੱਸਣ ਵਾਲੇ ਨੇ 'ਪਰਸਾ ਸਿੰਘ' ਦੱਸਿਆ ਹੋਵੇ ਤੇ ਲਿਖਣ ਵਾਲੇ ਨੇ 'ਬਸ਼ਸ਼ਾ 
ਸਿੰਘ” ਲਿਖ ਦਿੱਤਾ ਹੋਵੇ। 


'ਜੂਕਾ ਐਦੋਲਨ' ਦੇ ਮਰਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 93 


੦੦0੦1 €16ਘਹੂ ।0੦॥੧੦॥1€1610॥0&340੦11.੮੦॥॥ 


ਦਲ ੨੦੯ = ੯੦ ੧੧ ਨ 


੮੮੯੬ 
੨੦੦੦੦ ੮ ੨ 


ਤੋਪਾਂ ਨਾਲ ਸ਼ਹੀਦ ਕੀਤੇ ਗਏ 66 ਨਾਮਧਾਰੀ ਸਿੱਖਾਂ ਦੀ ਸੂਚੀ 


ਨਾਮ 

ਸ. ਹੀਰਾ ਸਿੰਘ 
ਸ. ਲਹਿਣਾ ਸਿੰਘ 
ਸ. ਮਿਤ ਸਿੰਘ 
ਸ. ਭੂਪ ਸਿਘ 

ਸ. ਵਰਿਆਮ ਸਿੰਘ 
ਸ. ਵਸਾਵਾ ਸਿੰਘ 
ਸ. ਨਾਰਾਇਣ ਸਿੰਘ 
ਸ. ਹੀਰਾ ਸਿੰਘ 
ਸ. ਬਿਸ਼ਨ ਸਿੰਘ 


._ਸ. ਸੱਦਾ ਸਿੰਘ 

-_ਸ. ਹਰਨਾਮ ਸਿੰਘ 
-_ ਸੱ. ਗੁਰਦਿੱਤ ਸਿੰਘ 
. ਸੈ. ਗੁਰਮੁਖ ਸਿੰਘ 
- ਸੱ. ਭੂਪ ਸਿੰਘ 

- ਸ. ਹਰਨਾਮ ਸਿੰਘ 
._ ਸ. ਪ੍ਰੇਮ ਸਿੰਘ 

. ਸ਼. ਚੜ੍ਹਤ ਸਿੰਘ 
. ਸ. ਚੜ੍ਹਤ ਸਿੰਘ 


ਮਲੇਰਕੋਟਲਾ ਸਾਕੇ ਦੇ ਸ਼ਹੀਦ 


17 ਅਤੇ 18 ਜਨਵਰੀ 1872 ਅਨੁਸਾਰ 


17 ਜਨਵਰੀ ਨੂੰ ਸ਼ਹੀਦ ਕੀਤੇ ਗਏ 50 ਸਿੱਖ 

ਪਿਤਾ ਦਾ ਨਾਂ ਪਿੰਡ ਬਲਾਕ/ਤਹਿਸੀਲ 
ਸ. ਕਾਹਨ ਸਿੰਘ __ ਸਕਰੋਂਦੀ ਭਵਾਨੀਗੜ੍ਹ/ਸੈਗਰੂਰ 
ਸ. ਮਹਿਤਾਬ ਸਿੰਘ _ਸਕਰੌਦੀ ਭਵਾਨੀਗੜ੍ਹ/ਸੈਗ੍ਰੂਰ 
ਸ. ਬੁਧ ਸਿੰਘ ਸਕਰੌਦੀ ਭਵਾਨੀਗੜ੍ਹ/ਸੈਗਰੂਰ 
ਸ. ਮੇਹਰ ਸਿੰਘ ਦਿਆਲਗੜ੍ਹ __ਭਵਾਨੀਗੜ੍ਹ/ਸੰਗਰੂਰ 
ਸ. ਲਹਿਣਾ ਸਿੰਘ _ ਦਿਆਲਗੜ੍ਹ __ਭਵਾਨੀਗੜ੍ਹ/ਸੈਗਰੂਰ 
ਸ. ਸੋਧਾ ਸਿੰਘ ਦਿਆਲਗੜ੍ਹ __ਭਵਾਨੀਗੜ੍ਹ/ਸੈਗਰੂਰ 
ਸ. ਮਹਿਤਾਬ ਸਿੰਘ _ਰੂੜਗੜ੍ਹ (ਰੜ੍ਹ) _ ਸ਼ੇਰਪੁਰ/ਧੂਰੀ 

ਸ. ਮਹਿਤਾਬ ਸਿੰਘ _ਰੂੜਗੜ੍ਹ (ਰੜ੍ਹ) _ ਸ਼ੇਰਪੁਰ/ਧੂਰੀ 
ਸ.ਮਹਾਂ ਸਿਘ ਰੁੜਗੜ੍ਹ (ਰੜ੍ਹ) _ ਸ਼ੇਰਪੁਰ/ਧੂਰੀ 
ਸ.ਮਹਾਂ ਸਿੰਘ ___ ਰੂੜਗੜ੍ਹ (ਰੜ੍ਹ) _ ਸ਼ੇਰਪੁਰ/ਧੂਰੀ 

ਸ. ਚੜ੍ਹਤ ਸਿੰਘ __ ਰੂੜਗੜ੍ਹ (ਰੜ੍ਹ) _ ਸ਼ੇਰਪੁਰ/ਧੂਰੀ 

ਸ. ਰੱਬੀ ਸਿੰਘ ਰੁੜਗੜ੍ਹ (ਰੜ੍ਹ) _ਸ਼ੇਰਪੁਰ/ਧੂਰੀ 

ਸ. ਖ਼ਜਾਨ ਸਿੰਘ __ ਫਰਵਾਹੀ ਸ਼ੇਰਪੁਰ/ਧੂਰੀ 

ਸ. ਖ਼ਜਾਨ ਸਿੰਘ __ਫਰਵਾਹੀ ਸ਼ੇਰਪੁਰ/ਧੂਰੀ 

ਸ. ਜੈ ਸਿੰਘ ਘਨੌਰੀ ਸ਼ੇਰਪੁਰ/ਧੂਰੀ 
ਸ.ਮਾਨ ਸਿੰਘ ___ ਗਗੜਪੁਰ ___ ਸੰਗੂਰ/ਸੋਗ੍ਰੂਰ 
ਸ. ਧਰਮ ਸਿੰਘ __ ਬਾਲੀਆਂ ਸੈਗ੍ਰੂਗ/ਸੈਗਰੂਰ 
ਸ. ਰਾਮ ਸਿੰਘ ਬਾਲੀਆਂ ਸੰਗ੍ਰੂਰ/ਸੈਗਰੂਰ 


'ਜੁਕਾ ਐਦੋਣਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / %੪ 


੦੦0੦1 €16॥ਘਹੂ 


।0੦॥੧੦॥1€1610॥)&340੦11.੮੦॥॥ 


. ਸ. ਕਾਹਨ ਸਿੰਘ ਸ. ਡੱਲਾ ਸਿੰਘ 
- ਸ. ਜੀਵਨ ਸਿੰਘ ਸ. ਧੌਕਲ ਸਿੰਘ 


-ਸ. ਉੱਤਮ ਸਿੰਘ ਸ. ਮੇਹਰ ਸਿੰਘ 
- ਸੰ. ਚੜ੍ਹਤ ਸਿੰਘ ਸ. ਮਾਘ ਸਿੰਘ 
- ਸ.ਜੈ ਸਿੰਘ ਸ. ਗੈਡਾ ਸਿੰਘ 
- ਸੰ. ਅਤਰ ਸਿੰਘ ਸ. ਦੇਸਾ ਸਿੰਘ 
- ਸੰ. ਜਵਾਹਰ ਸਿੰਘ __ ਸ. ਦੇਸਾ ਸਿੰਘ 
-_ਸ. ਦਸੌਂਧਾ ਸਿੰਘ ਸ. ਬੀਰ ਸਿੰਘ 


ਸ. ਸੱਦਾ ਸਿੰਘ ਸ. ਰੂਪਾ ਸਿੰਘ 


._ਸ. ਕਟਾਰ ਸਿੰਘ ਸ. ਟੇਕ ਸਿੰਘ ਧਨੌਲਾ ਬਰਨਾਲਾ/ਬਰਨਾਲਾ __ ਬਰਨਾਲਾ 
(ਧਿੰਡੀ ਜਵੈਧੇ) 
. ਸੰ. ਵਰਿਆਮ ਸਿੰਘ __ ਸ. ਮੱਖਣ ਸਿੰਘ ___ਬਰਨਾਲਾ ਬਰਨਾਲਾ/ਬਰਨਾਲਾ __ ਬਰਨਾਲਾ 
ਸ. ਨੱਥਾ ਸਿੰਘ ਸ. ਬੁੱਧ ਸਿੰਘ ਬਰਨਾਲਾ ਬਰਨਾਲਾ/ਬਰਨਾਲਾ __ ਬਰਨਾਲਾ 
- ਸ. ਚਤਰ ਸਿੰਘ ਸ. ਗੁਲਾਬ ਸਿੰਘ _ਗੁਮਟੀ ਬਰਨਾਲਾ/ਬਰਨਾਲਾ __ ਬਰਨਾਲਾ 
- ਸ. ਰਤਨ ਸਿੰਘ ਸ- ਚਤਰ ਸਿੰਘ __ ਗੁਮਟੀ ਬਰਨਾਲਾ/ਬਰਨਾਲਾ __ ਬਰਨਾਲਾ 
. ਸੰ. ਵਰਿਆਮ ਸਿੰਘ __ਸ. ਨਗਾਹੀਆ ਸਿੰਘ ਮੂਮ 'ਮਹਿਲਕਲਾਂ/ਬਰਨਾਲਾ _ ਬਰਨਾਲਾ 
. ਸੰ. ਬੀਰ ਸਿੰਘ ਸ. ਸੁਹੇਲ ਸਿੰਘ __ ਮੂੰਮ ਮਹਿਲਕਲਾਂ/ਬਰਨਾਲਾ _ਬਰਨਾਲਾ 
-_ਸ. ਮੋਗਾ ਸਿੰਘ ਸ. ਸਾਹਿਬ ਸਿੰਘ _ ਮਹਿਰਾਜ ਰਾਮਪੁਰਾ/ਫੂਲ ਬਠਿੰਡਾ 
- ਸ. ਅਤਰ ਸਿੰਘ ਸ. ਭਾਗ ਸਿੰਘ ਮਹਿਰਾਜ ਰਾਮਪੁਰਾ/ਫੂਲ ਬਠਿੰਡਾ 
ਸ. ਹਰਨਾਮ ਸਿੰਘ __ ਸ. ਦਲੇਲ ਸਿੰਘ __ ਮੈਡੀ ਕਲਾਂ __ ਰਾਮਪੁਰਾ/ਫੂਲ ਬਠਿੰਡਾ 
._ਸ. ਮਹਾਂ ਸਿੰਘ ਸ. ਮੈਗਲ ਸਿੰਘ __ਚਾਓ ਕੇ ਰਾਮਪੁਰਾ/ਫੂਲ ਬਠਿੰਡਾ 
. ਸ. ਬਸੈਤ ਸਿੰਘ ਸ. ਸੁਜਾਨ ਸਿੰਘ __ਸੇਲਬਰਾਹ ਰਾਮਪੁਰਾ/ਫੂਲ ਬਠਿੰਡਾ 
-_ਸ. ਖ਼ਜਾਨ ਸਿੰਘ ਸ. ਭਗਵਾਨ ਸਿੰਘ _ਪੀਰ ਕੇ ਕੋਟ __ ਰਾਮਪੁਰਾ/ਫੂਲ ਬਠਿੰਡਾ 


. ਸ. ਕਾਹਨ ਸਿੰਘ ਸ. ਹਰਗੁਲਾਲ ਸਿੰਘ ਸੈਗੋਵਾਲ ਲੁਧਿਆਣਾ/ਲੁਧਿਆਣਾ ਲੁਧਿਆਣਾ 
. ਸ. ਵਜੀਰ ਸਿੰਘ 'ਸ. ਬਾਰਾ ਸਿੰਘ 
- ਸੰ. ਰੂੜ ਸਿੰਘ ਸ. ਜੱਸਾ ਸਿੰਘ 
- ਸੱ. ਭੂਪ ਸਿੰਘ ਸ. ਭੂਰਾ ਸਿੰਘ 
- ਸ. ਦੇਵਾ ਸਿੰਘ ਸ. ਹਕੂਮਤ ਸਿੰਘ 
-_ਸ. ਗੁਰਮੁਖ ਸਿੰਘ ਸ. ਬਹਾਲੇ 
-_ਸ. ਨਿਹਾਲ ਸਿੰਘ ਸ. ਬੂਟਾ ਸਿੰਘ ਲਹਿਰਾ 
- ਸ. ਕਾਹਨ ਸਿੰਘ ਸ. ਅਕਰਦ ਸਿੰਘ _ ਲਹਿਰਾ ਡੇਹਲਂ/ਲੁਧਿਆਣਾ 
ਰੁੜਕਾ 
ਰੜਕਾ 


ਕੂਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਬਹੀਦ / 9 


੦00੦1 €16॥ਘਹੂ 


।0੦॥੧੦॥1€1610॥)&340੦11.੮੦॥॥ 


49. ਸ. ਖ਼ਜਾਨ ਸਿੰਘ ਸ. ਵਜੀਰ ਸਿੰਘ __ ਮੱਲੋਕੇ ਜ਼ੀਰਾ/ਜ਼ੀਰਾ ਵ਼ਿਰੇਜ਼ਪੁਰ 


50. ਸ. ਬਖ਼ਸ਼ਾ ਸਿੰਘ ਸ. ਤਾਰਾ ਸਿੰਘ ਜੋਡਵਾਲਾ ਡੱਬਵਾਲੀ ਸਰਸਾ 


ਨੋਣ- ਤੇ 50ਵਾਂ ਸਿੰਘ ਇਕ ਬਾਰਾਂ ਸਾਲ ਦਾ ਬਾਲਕ ਬਿਸ਼ਨ ਸਿੰਘ ਪਿੰਡ ਰੜ੍ਹ ਹੁਣ ਜ਼ਿਲ੍ਹਾ ਸੈਗਰੂਰ 
(ਉਪਰੋਕਤ ਲਿਸਟ ਵਿਚ ਨੰ. 9 ਤੇ) ਸੀ ਜਿਸ ਨੂੰ ਤਲਵਾਰਾਂ ਨਾਲ ਕੱਟ ਕੇ ਸ਼ਹੀਦ ਕੀਤਾ ਗਿਆ। 


ਮਲੇਰਕੋਟਲਾ ਸਾਕੇ ਦੇ ਸ਼ਹੀਦ 


18 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ 16 ਕੂਕਿਆਂ ਦੀ ਲਿਸਟ 


ਨੰ: ਨਾਮ ਪਿਤਾ ਦਾ ਨਾਂ ਪਿੰਡ ਬਲਾਕ/ਤਹਿਸੀਲ ਹੁਣ ਜ਼ਿਲਾ 
1. ਸ. ਅਨੂਪ ਸਿੰਘ _ਸ. ਮਹਿਤਾਬ ਸਿੰਘ _` ਸਕਰੌਦੀ ਭਵਾਨੀਗੜ੍ਹ/ਸੰਗਰੂਰ ਸੈਗ੍ਰੂਰ 
2. ਸ. ਭਗਤ ਸਿੰਘ _ਸ. ਦਿਆਲ ਸਿੰਘ __ ਕਾਂਝਲਾ ਸ਼ੇਰਪੁਰ/ਧੂਰੀ ਸੈਗਰੂਰ 
3. _ਸ. ਅਲਬੇਲ ਸਿੰਘ _ਸ. ਸੁਜਾਨ ਸਿੰਘ ਬਾਲੀਆਂ ਸੇਗਰਰੂਰ/ਸੈਗਰੂਰ ਸੈਗ੍ਰੂਰ 
4. ਸ. ਜਵਾਹਰ ਸਿੰਘ _ਸ. ਊਧਮ ਸਿੰਘ ਬਾਲੀਆਂ ਸੈਗਰੂਰ/ਸੈਗਰੂਰ ਸੋਗ੍ਰੂਰ 
5. _ਸ.ਰੂੜ ਸਿੰਘ ਸ. ਬੂਟਾ ਸਿੰਘ ਮੱਲੂਮਾਜਰਾ _ਮਲੇਰਕੋਟਲਾ/ਧੂਰੀ ਸੈਗ੍ਰੂਰ 
6. _ਸ.ਹੀਰਾ ਸਿੰਘ __ ਸ. ਵੀਰ ਸਿੰਘ ਪਿੱਥੇ ਰਾਮਪੁਰਾ/ਫੂਲ ਬਠਿੰਡਾ 
7. _ਸ. ਕੇਸਰ ਸਿੰਘ __ਸ. ਧਿਆਨ ਸਿੰਘ ਗਿੱਲਕਲਾਂ __ ਰਾਮਪੁਰਾ/ਫੂਲ ਬਠਿੰਡਾ 
8. _ਸ. ਵਰਿਆਮ ਸਿੰਘ ਸ. ਅਮਰੀਕ ਸਿੰਘ __ ਮਹਿਰਾਜ ਰਾਮਪੁਰਾ/ਫੂਲ ਬਠਿੰਡਾ 
9. ਸ.ਸੁਜਾਨ ਸਿੰਘ _ ਸ. ਸੁੱਚਾ ਸਿੰਘ ਰਥੇਂ ਉੱਚੀ ਡੇਹਲੋਂ/ਪਾਇਲ ਲੁਧਿਆਣਾ 
10. ਸ. ਬੇਲਾ ਸਿੰਘ ਸ. ਰਾਮ ਸਿੰਘ ਰਥੋਂ ਉੱਚੀ __ ਡੇਹਲੋਂ/ਪਾਇਲ ਲੁਧਿਆਣਾ 
11. ਸ. ਸੋਭਾ ਸਿੰਘ ਸ. ਦਯਾ ਸਿੰਘ ਰਥੋਂ ਉੱਚੀ __ ਡੇਹਲੋਂ/ਪਾਇਲ ਲੁਧਿਆਣਾ 
ਰਬੇਂ ਉੱਚੀ 
ਭੱਦਲਬੂਹਾ 
14. ਸ. ਸ਼ਾਮ ਸਿੰਘ ਸ. ਵੀਰ ਸਿੰਘ ਜੋਗਾ ਭਿਖੀ/ਮਾਨਸਾ ਮਾਨਸਾ 
15. ਸ. ਹਾਕਮ ਸਿੰਘ _ ਸ. ਬੁੱਧ ਸਿੰਘ ਝਬਾਲ ਤਰਨਤਾਰਨ/ ਤਰਨਤਾਰਨ 
ਤਰਨਤਾਰਨ 
16. ਸ. ਵਰਿਆਮ ਸਿੰਘ ਸ. ਮਾਹੀਆ ਸਿੰਘ __ ਬਹਾਦੁਰ ਐਬਾਲਾ 


'ਕੁਥਾ ਐਦੋਲਨ' ਦੇ ਮਰਾਨ ਸ਼ਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / % 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


ਮਲੇਰਕੋਟਲਾ ਸਾਕੇ ਦੇ ਸ਼ਹੀਦ 


(ਨਵੇ 


ਬਣੇ ਜ਼ਿਲ੍ਹਿਆਂ ਅਨੁਸਾਰ) 


17 ਅਤੇ 18 ਜਨਵਰੀ 1872 ਨੂੰ 


ਤੋਪਾਂ ਨਾਲ ਸ਼ਹੀਦ ਕੀਤੇ ਗਏ 66 ਨਾਮਧਾਰੀ ਸਿੱਖਾਂ ਦੀ ਸੂਚੀ 


ਨਾਮ ਪਿਤਾ ਦਾ ਨਾਂ 
ਸ. ਹੀਰਾ ਸਿੰਘ ਸ. ਕਾਹਨ ਸਿੰਘ 
ਸ. ਲਹਿਣਾ ਸਿੰਘ _ ਸ. ਮਹਿਤਾਬ ਸਿੰਘ 
ਸ. ਅਨੂਪ ਸਿੰਘ __ ਸ. ਮਹਿਤਾਬ ਸਿੰਘ 
ਸ. ਮਿਤ ਸਿੰਘ ਸ. ਬਧ ਸਿੰਘ 
ਸ. ਭੂਪ ਸਿੰਘ ਸ. ਮੇਹਰ ਸਿੰਘ 
ਸ. ਵਰਿਆਮ ਸਿੰਘ _ਸ. ਲਹਿਣਾ ਸਿੰਘ 
ਸ. ਵਸਾਵਾ ਸਿੰਘ _ ਸ. ਸੋਧਾ ਸਿੰਘ 
ਸ. ਬਿਸ਼ਨ ਸਿੰਘ __ਸ. ਮਹਾਂ ਸਿੰਘ 
ਸ. ਸੱਦਾ ਸਿਘ ਸ. ਮਹਾਂ ਸਿੰਘ 


- ਸ. ਹਰਨਾਮ ਸਿੰਘ _ਸ. ਚੜ੍ਹਤ ਸਿੰਘ 
- ਸ. ਨਾਰਾਇਣ ਸਿੰਘ ਸ. ਮਹਿਤਾਬ ਸਿੰਘ 
- ਸੰ. ਹੀਰਾ ਸਿੰਘ ਸ. ਮਹਿਤਾਬ ਸਿੰਘ 
. ਸ. ਗੁਰਦਿੱਤ ਸਿੰਘ _ਸ. ਰੱਬੀ ਸਿੰਘ 

- ਸ. ਗੁਰਮੁਖ ਸਿੰਘ _ਸ. ਖ਼ਜਾਨ ਸਿੰਘ 
- ਸ. ਭੂਪ ਸਿੰਘ ਸ. ਖ਼ਜਾਨ ਸਿੰਘ 
- ਸੰ. ਹਰਨਾਮ ਸਿੰਘ _ ਸ. ਜੈ ਸਿੰਘ 

- ਸੰ. ਭਗਤ ਸਿੰਘ __ਸ. ਦਿਆਲ ਸਿੰਘ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 97 


੦੦0੦1 €16॥ਘਹੂ 


ਪਿੰਡ ਬਲਾਕ/ਤਹਿਸੀਲ __ ਹੁਣ ਜ਼ਿਲਾ ਮਿਤੀ 


ਸਕਰੌਂਦੀ ___ਭਵਾਨੀਗੜ੍ਹ/ਸੈਗਰੂਰ 
ਸਕਰੌਦੀ ___ਭਵਾਨੀਗੜ੍ਹ/ਸੈਗ੍ਰੂਰ 
ਸਕਰੌਂਦੀ ___ਭਵਾਨੀਗੜ੍ਹ/ਸੈਗ੍ਰੂਰ 
ਸਕਰੌਦੀ ___ਭਵਾਨੀਗੜ੍ਹ/ਸੈਗਰੂਰ 
ਦਿਆਲਗੜ੍ਹ _ਭਵਾਨੀਗੜ੍ਹ/ਸੈਗ੍ਰੂਰ 
ਦਿਆਲਗੜ੍ਹ _ਭਵਾਨੀਗੜ੍ਹ/ਸੈਗ੍ਰੂਰ 
ਦਿਆਲਗੜ੍ਹ _ਭਵਾਨੀਗੜ੍ਹ/ਸੰਗਰੂਰ 
ਰੁੜਗੜ੍ਹ (ਰੜ੍ਹ) ਸ਼ੇਰਪੁਰ/ਧੂਰੀ 
ਤੁੜਗੜ੍ਹ (ਰੜ੍ਹ) ਸ਼ੇਰਪੁਰ/ਧੂਰੀ 
ਰੂੜਗੜ੍ਹ (ਰੜ੍ਹ) ਸ਼ੇਰਪੁਰ/ਧੂਰੀ 
ਰੂੜਗੜ੍ਹ (ਰੜ੍ਹ) ਸ਼ੇਰਪੁਰ/ਧੂਰੀ 
ਤੁੜਗੜ੍ਹ (ਫੜ੍ਹ) ਸੇਰਪੁਰ/ਧੂਰੀ 
ਰੂੜਗੜ੍ਹ (ਰੜ੍ਹ) ਸ਼ੇਰਪੁਰ/ਧੂਰੀ 


ਫਰਵਾਹੀ __ ਸ਼ੇਰਪੁਰ/ਧੂਰੀ 
ਫਰਵਾਹੀ __ ਸ਼ੇਰਪੁਰ/ਧੂਰੀ 
ਘਨੌਰੀ ਸ਼ੇਰਪੁਰ/ਧੂਰੀ 
ਕਾਂਝਲਾ ___ ਸ਼ੇਰਪੁਰ/ਧੂਰੀ 


।0੦॥੧੦॥1€1610॥)&30੦11.੮੦॥॥ 


17 
17 


. ਸ. ਅਲਬੇਲ ਸਿੰਘ _ ਸ. ਸੁਜਾਨ ਸਿੰਘ 
. ਸ. ਜਵਾਹਰ ਸਿੰਘ _ਸ. ਊਧਮ ਸਿੰਘ 


ਸ. ਕਾਹਨ ਸਿੰਘ __ਸ. ਡੱਲਾ ਸਿੰਘ 


. ਸ. ਜੀਵਨ ਸਿੰਘ __ਸ. ਧੌਕਲ ਸਿੰਘ 
. ਸ. ਰੁੜ ਸਿੰਘ ਸ. ਬੂਟਾ ਸਿੰਘ 
- ਸ. ਕਟਾਰ ਸਿੰਘ __ ਸ. ਟੇਕ ਸਿੰਘ 


. ਸ. ਵਰਿਆਮ ਸਿੰਘ _ਸ. ਮੱਖਣ ਸਿੰਘ 
- ਸ. ਨੱਥਾ ਸਿੰਘ __ ਸ. ਬੁੱਧ ਸਿੰਘ 


. ਸੇ. ਹਰਨਾਮ ਸਿੰਘ _ ਸ. ਦਲੇਲ ਸਿੰਘ 
- ਸ.ਮਹਾਂ ਸਿੰਘ ਸ. ਮੈਗਲ ਸਿੰਘ 


- ਸ. ਬਸੈਤ ਸਿੰਘ __ ਸ. ਸੁਜਾਨ ਸਿੰਘ 


- ਸੰ. ਚਤਰ ਸਿੰਘ __ ਸ. ਗੁਲਾਬ ਸਿੰਘ _ ਗੁਮਟੀ ਬਰਨਾਲਾ/ਬਰਨਾਲਾ 
ਸ. ਰਤਨ ਸਿੰਘ __ਸ. ਚਤਰ ਸਿੰਘ __ ਗੁਮਟੀ ਬਰਨਾਲਾ/ਬਰਨਾਲਾ 
- ਸੰ. ਵਰਿਆਮ ਸਿੰਘ _ਸ. ਨਗਾਹੀਆ ਸਿੰਘ ਮੂਮ ਮਹਿਲਕਲਾਂ/ਬਰਨਾਲਾ 
- ਸ. ਬੀਰ ਸਿੰਘ ਸ. ਸੁਹੇਲ ਸਿੰਘ __ਮੂੰਮ ਮਹਿਲਕਲਾਂ/ਬਰਨਾਲਾ 


ਮੋਡੀ ਕਲਾਂ _ਰਾਮਪੁਰਾ/ਫੂਲ 
ਚਾਓ ਕੇ ਰਾਮਪੁਰਾ/ਫੂਲ 
ਸੇਲਬਰਾਹ __ ਰਾਮਪੁਰਾ/ਫੂਲ 


- ਸ. ਖ਼ਜਾਨ ਸਿੰਘ __ਸ. ਭਗਵਾਨ ਸਿੰਘ _ਪੀਰ ਕੇ ਕੋਟ _ਰਾਮਪੁਰਾ/ਫੂਲ 
- ਸ. ਮੋਗਾ ਸਿੰਘ ਸ. ਸਾਹਿਬ ਸਿੰਘ 
- ਸੰ. ਅਤਰ ਸਿੰਘ __ ਸ. ਭਾਗ ਸਿੰਘ 

. ਸ. ਵਰਿਆਮ ਸਿੰਘ _ਸ. ਅਮਰੀਕ ਸਿੰਘ _ਮਹਿਰਾਜ ___ ਰਾਮਪੁਰਾ/ਫੂਲ 
. ਸੰ. ਹੀਰਾ ਸਿੰਘ ਸ. ਵੀਰ ਸਿੰਘ 


ਮਹਿਰਾਜ __ ਰਾਮਪੁਰਾ/ਫੂਲ 
ਮਹਿਰਾਜ __ ਰਾਮਪੁਰਾ/ਫੂਲ 


ਪਿੱਥੇ _____ ਰਾਮਪੁਰਾ/ਫੂਲ 


. ਸ. ਕੇਸਰ ਸਿੰਘ __ ਸ. ਧਿਆਨ ਸਿੰਘ _ਗਿੱਲਕਲਾਂ _ ਰਾਮਪੁਰਾ/ਫੂਲ 


. ਸੱ. ਸੁਜਾਨ ਸਿੰਘ __ਸ. ਸੁੱਚਾ ਸਿੰਘ 
. ਸੰ. ਬੇਲਾ ਸਿੰਘ ਸ. ਰਾਮ ਸਿੰਘ 
. ਸ. ਸੋਭਾ ਸਿੰਘ ਸ. ਦਯਾ ਸਿੰਘ 


ਕੂਕਾ ਐਦੋਣਨ' ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 98 


੦੦0੦1 €16/ਘਹੂ 


ਰਥੇਂ ਉੱਚੀ _ ਡੇਹਲਂ/ਪਾਇਲ 
ਰੋ ਉੱਚੀ _ਡੇਹਲੱ/ਪਾਇਲ 
ਰਬੋ' ਉੱਚੀ _ ਡੇਹਲਂ/ਪਾਇਲ 


।0੦॥੧੦॥1€161੮0॥0&30੦11.੮੦॥॥ 


1$8888818111111 $[ ਤੋ ਕੋ ਤੋ ਤਤ ਤਕ 


45. 
46. 
47. 
48. 
49. 
50. 
5]. 
52. 
53. 
54. 
55. 
56. 
57. 
58. 
59. 
60. 
63. 
62. 
63. 
64. 
65. 


66. 


ਸ. ਸੇਧਾ ਸਿੰਘ 
ਸ. ਵਜੀਰ ਸਿੰਘ 
ਸ. ਕਾਹਨ ਸਿੰਘ 
ਸ. ਰੂੜ ਸਿੰਘ 
ਸ. ਭੂਪ ਸਿੰਘ 
ਸ. ਦੇਵਾ ਸਿੰਘ 
ਸ. ਗੁਗੁਖ ਸਿੰਘ 
ਸ. ਨਿਹਾਲ ਸਿੰਘ 
ਸ. ਕਾਹਨ ਸਿੰਘ 
ਸ. ਉੱਤਮ ਸਿੰਘ 
ਸ. ਚੜ੍ਹਤ ਸਿੰਘ 
ਸ. ਸ਼ੋਭਾ ਸਿੰਘ 
ਸ.ਜੈ ਸਿੰਘ 

ਸ. ਅਤਰ ਸਿੰਘ 
ਸ. ਜਵਾਹਰ ਸਿੰਘ 
ਸ. ਦਸੌਂਧਾ ਸਿੰਘ 
ਸ. ਸੱਦਾ ਸਿੰਘ 
ਸ. ਸ਼ਾਮ ਸਿੰਘ 
ਸ. ਖ਼ਜਾਨ ਸਿੰਘ 
ਸ. ਬਖ਼ਸ਼ਾ ਸਿੰਘ 
ਸ. ਹਾਕਮ ਸਿੰਘ 


ਸ. ਦਯਾ ਸਿੰਘ __ ਰਥੋਂ ਉੱਚੀ 
ਸ. ਬਾਰਾ ਸਿੰਘ __ ਰਥੋਂ ਉੱਚੀ 
ਸ. ਹਰਗੁਲਾਲ ਸਿੰਘ ਸੈਗੋਵਾਲ 
'ਸ. ਜੱਸਾ ਸਿੰਘ 


'ਸ. ਬੀਰ ਸਿੰਘ ਬਿਲਾਸਪੁਰ 
ਸ. ਰੂਪਾ ਸਿੰਘ ਜੋਗਾ 
ਸ. ਵੀਰ ਸਿੰਘ ਜੋਗਾ 


ਡੇਹਲੋਂ/ਪਾਇਲ ਲੁਧਿਆਣਾ __ 38 
ਡੇਹਲ/ਪਾਇਲ ਲੁਧਿਆਣਾ __17 
ਲੁਧਿਆਣਾ/ਲੁਧਿਆਣਾ ਲੁਧਿਆਣਾ __ 17 
ਦੋਰਾਹਾ/ਪਾਇਲ ਲੁਧਿਆਣਾ __17 
ਖੋਨਾ/ਪਾਇਲ ਲੁਧਿਆਣਾ __17 
ਪੱਖੋਵਾਲ/ਲੁਧਿਆਣਾ _ ਲੁਧਿਆਣਾ __ 17 
ਪੱਥੋਵਾਲ/ਲੁਧਿਆਣਾ _ ਲੁਧਿਆਣਾ __ 17 
ਡੇਹਲੋਂ/ਲੁਧਿਆਣਾ ਲੁਧਿਆਣਾ __17 
ਡੇਹਲੋਂ/ਲੁਧਿਆਣਾ ਲੁਧਿਆਣਾ __17 
ਡੇਹਲਂ/ਲੁਧਿਆਣਾ ਲੁਧਿਆਣਾ __17 
ਡੇਹਲੇਂ/ਲੁਧਿਆਣਾ ਲੁਧਿਆਣਾ __17 
ਅਮਲੋਹ/ਅਮਲੌਂਹ __ਫਤਿਹਗੜ੍ਹ ਸਾਹਿਬ 18 
ਅਮਲੋਹ/ਅਮਲੋਹ __ ਫਤਿਹਗੜ੍ਹ ਸਾਹਿਬ 17 
ਫਤਿਹਗੜ੍ਹ ਸਾਹਿਬ 17 
ਲੋ ਫਤਿਹਗੜ੍ਹ ਸਾਹਿਬ 17 
ਖਮਾਣੋਂ/ਖਮਾਣੋ' ਫਤਿਹਗੜ੍ਹ ਸਾਹਿਬ 17 
ਭਿਖੀ/ਮਾਨਸਾ ਮਾਨਸਾ 17 
ਭਿਖੀ/ਮਾਨਸਾ ਮਾਨਸਾ 28 
ਜ਼ੀਰਾ/ਜ਼ੀਰਾ ਫ਼ਿਰੋਜ਼ਪੁਰ 17 
ਡੱਬਵਾਲੀ ਸਰਸਾ 17 
ਤਰਨਤਾਰਨ/ ਤਰਨਤਾਰਨ __ 18 
ਤਰਨਤਾਰਨ 
ਬਾਲਾ 18 


ਸ. ਵਰਿਆਮ ਸਿੰਘ _ਸ. ਮਾਹੀਆ ਸਿੰਘ ਬਹਾਦੁਰ ਸਿੰਘ ਵਾਲਾ 


'ਗੁਕਾ ਐਦੋਲਨ' ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 99 


੦੦0੦੧ €16ਘਹੂ 


।੧੦॥੧੦॥1€1610॥)&3/0੦11.੮੦॥॥ 


ਮਲੇਰਕੋਟਲਾ ਸਾਕੇ ਦੇ ਕਾਲੇ ਪਾਣੀ ਕੈਦ ਕੀਤੇ ਸਿੱਖ 


ਨੰ: ਨਾਮ ਪਿਤਾ ਦਾ ਨਾਂ __ਧਿੰਡ ਬਲਾਕ/ਤਹਿਸੀਲ _ਹੁਣ ਜ਼ਿਲਾ 
2. _ਸ. ਭਗਵਾਨ ਸਿੰਘ _ਸ. ਰਾਮ ਸਿੰਘ __ ਨੰਗਲ ਮਾਨਸਾ/ਮਾਨਸਾ __ਮਾਨਸਾ 
2. ਸ. ਥੱਮਣ ਸਿੰਘ ਸ. ਅਲਬੇਲ ਸਿੰਘ ਫਲੇੜਾ ਸੁਨਾਮ/ਸੁਨਾਮ __ ਸੰਗਰੂਰ 
3. _ਸ. ਗਿਆਨ ਸਿੰਘ _ ਸ. ਦਲ ਸਿੰਘ __ਬਲਾੜੀ ਸ਼ੇਰਪੁਰ/ਧੂਰੀ ਸੰਗਰੂਰ 
4. _ ਸ. ਮੇਹਰ ਸਿੰਘ ਸ. ਗੁਲਾਬ ਰਾਏ _ ਅਲਾਵਰਪੁਰ __ ਅਲਾਵਰਪੁਰ ਜਲੰਧਰ 


ਮਲੇਰਕੋਟਲਾ ਸਾਕੇ ਸਮੇਂ ਕੁੱਲ 80 ਸਿੱਖ ਸ਼ਹੀਦ ਹੋਏ, 65 ਸਿੱਖ ਤੋਪਾਂ ਨਾਲ, ਇਕ ਬਾਲਕ ਬਿਸ਼ਨ ਸਿੰਘ 
ਤਲਵਾਰਾਂ ਨਾਲ ਕੱਟ ਕੇ, 10 ਸਿੱਖ ਮਲੌਦ ਤੇ ਮਲੇਰਕੋਟਲੇ ਵਿਖੇ ਲੜਦਿਆਂ ਸ਼ਹੀਦ ਹੋਏ, 4 ਸਿੱਖ ਕਾਲੇ ਪਾਣੀ 
ਦੀ ਕੈਦ ਵਿਚ ਸ਼ਹੀਦ ਹੋ ਗਏ। 
ਹਨ। ਮੈਂ ਆਪਣੀ ਜਾਣਕਾਰੀ ਮੁਤਾਬਕ ਕੁਝ ਦੇ ਨਾਂ ਲਿਖੇ ਹਨ। 


'ਗੁਕਾ ਐਦੋਲਨ' ਦੇ ਮਰਾਨ ਸੁਤੋਰਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 100 


੦੦0੦1 €16ਘਹੂ ।0੦॥੧੦॥1€161੮0॥)&30੦11.੮੦॥॥ 


ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੇ ਵੇਰਵੇ 


'ਬੁਕਾ ਐਦੋਲਨ' ਦੇ ਮਹਾਨ ਸੁਤੋਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 101 


੦੦0੦1 €16ਘਹੂ 0੦॥੧੦॥1€1610॥)&3/0੦11.੮੦॥॥ 


ਜ਼ਿਲ੍ਹਾ ਸੈਗ੍ਰੂਰ ਦੇ ਸ਼ਹੀਦ 


ਸ਼ਹੀਦ ਹੀਰਾ ਸਿੰਘ, ਸ਼ਹੀਦ ਲਹਿਣਾ ਸਿੰਘ, 
ਸ਼ਹੀਦ ਅਨੂਪ ਸਿੰਘ ਅਤੇ ਸ਼ਹੀਦ ਮਿੱਤ ਸਿੰਘ 
ਧਿੰਡ ਸਕਰੌਦੀ, ਬਲਾਕ ਭਵਾਨੀਗੜ੍ਹ, ਜ਼ਿਲ੍ਹਾ ਤੇ ਤਹਿਸੀਲ ਸੰਗਰੂਰ 


ਸ਼ਹੀਦ ਹੀਰਾ ਸਿੰਘ, ਲਹਿਣਾ ਸਿੰਘ ਤੇ ਅਨੂਪ ਸਿੰਘ ਤਿੰਨੋ ਚਾਚੇ ਤਾਏ ਦੇ ਪੁੱਤ ਭਰਾ ਸਨ। ਸ਼ਹੀਦ ਹੀਰਾ 
ਸਿੰਘ ਗਰੇਵਾਲ ਸਪੁੱਤਰ ਸ. ਕਾਨ੍ਹ ਸਿੰਘ, ਸ਼ਹੀਦ ਲਹਿਣਾ ਸਿੰਘ ਗਰੇਵਾਲ ਅਤੇ ਸ਼ਹੀਦ ਅਨੂਪ ਸਿੰਘ ਗਰੇਵਾਲ 
ਦੋਵੇਂ ਭਰਾ ਸਪੁੱਤਰ ਸ. ਮਹਿਤਾਬ ਸਿੰਘ, ਸ਼ਹੀਦ ਮਿੱਤ ਸਿੰਘ ਸੰਘਰ ਸਪੁੱਤਰ ਸ. ਬੁਧ ਸਿੰਘ, ਪਿੰਡ ਸਕਰੌਦੀ, ਹੁਣ 
ਬਲਾਕ ਭਵਾਨੀਗੜ੍ਹ ਜ਼ਿਲ੍ਹਾ ਤੇ ਤਹਿਸੀਲ ਸੈਗਰੂਰ (ਉਦੋਂ ਰਿਆਸਤ ਪਟਿਆਲਾ) ਦੇ ਇਹ ਚਾਰ ਸ਼ਹੀਦ ਸਨ। ਸ. 
ਹੀਰਾ ਸਿੰਘ, ਸ. ਲਹਿਣਾ ਸਿੰਘ ਅਤੇ ਸ. ਮਿੱਤ ਸਿੰਘ 17 ਜਨਵਰੀ ਨੂੰ ਅਤੇ ਸ. ਅਨੂਪ ਸਿੰਘ 18 ਜਨਵਰੀ 
1872 ਨੂੰ ਤੋਪਾਂ ਨਾਲ ਸ਼ਹੀਦ ਹੋਏ। 

ਸ. ਹੀਰਾ ਸਿੰਘ, ਸ. ਲਹਿਣਾ ਸਿੰਘ ਅਤੇ ਸ. ਅਨੂਪ ਸਿੰਘ, ਪਿੰਡ ਸਕਰੌਦੀ ਦੀ ਪੱਤੀ ਨੰਦ ਸਿੰਘ ਦੇ ਇਕ 
ਹੀ ਜ਼ਿਮੀਂਦਾਰ ਪਜ਼ਿਵਾਰ ਦੇ ਵਿਚੋਂ ਚਾਚੇ, ਤਾਏ ਦੇ ਪੁੱਤ ਭਰਾ ਸਨ। ਸ. ਨੰਦ ਸਿੰਘ, ਇਨ੍ਹਾਂ ਤਿੰਨਾਂ ਦੇ ਪੜਦਾਦਾ 
ਜੀ ਸਨ। ਸ਼ਹੀਦ ਮਿੱਤ ਸਿੰਘ ਸੈਘਰ (ਮਜ਼ਬੀ ਸਿੰਘ) ਇਨ੍ਹਾਂ ਗਰੇਵਾਲ ਸਰਦਾਰਾਂ ਦੇ ਸੀਰੀ (ਕਾਮੇ) ਸਨ ਜੋ ਇਨ੍ਹਾਂ 
ਦੇ ਨਾਲ ਹੀ ਸ਼ਹੀਦੀ ਜੱਥੇ ਵਿਚ ਗਏ ਅਤੇ ਸ਼ਹੀਦ ਹੋਏ। 

ਸ. ਹੀਰਾ ਸਿੰਘ ਅਤੇ ਸ. ਲਹਿਣਾ ਸਿੰਘ ਦੋਵੇਂ ਮਹਾਰਾਜਾ ਪਟਿਆਲਾ ਦੀ ਫ਼ੌਜ ਵਿਚ ਨੌਕਰੀ ਕਰਦੇ ਸਨ। 
ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸੈਪਰਕ ਵਿਚ ਆ ਕੇ ਨਾਮਧਾਰੀ ਬਣ ਜਾਣ ਮਗਰੋਂ ਇਨ੍ਹਾਂ ਨੇ ਮਹਾਰਾਜਾ ਦੀ 
ਨੌਕਰੀ ਛੱਡ ਦਿੱਤੀ ਸੀ ਅਤੇ ਸਤਿਗੁਰੂ ਜੀ ਦੀ ਰਹਿਨੁਮਾਈ ਹੇਠ ਦੇਸ਼-ਭਗਤੀ ਦੀ ਰਾਹ 'ਤੇ ਤੁਰ ਪਏ ਸਨ। 

ਸ. ਹੀਰਾ ਸਿੰਘ ਅਤੇ ਸ. ਲਹਿਣਾ ਸਿੰਘ, 33 ਜਨਵਰੀ 1872 ਨੂੰ ਸਰੀ ਭੈਣੀ ਸਾਹਿਬ ਤੋਂ ਮਲੇਰਕੋਟਲੇ ਜਾਣ 
ਵਾਲੋਂ ਸ਼ਹੀਦੀ ਜੱਥੇ ਦੇ ਮੋਹਰੀ ਸਨ। ਸ਼ਹੀਦੀ ਜੱਥੇ ਨੂੰ ਮਲੇਰਕੋਟਲਾ ਲਿਆਏ ਜਾਣ ਮਗਰੋਂ ਲੁਧਿਆਣਾ ਦਾ ਪੁਲੀਸ 
ਕਪਤਾਨ ਮਿਸਟਰ ਪਰਕਿੰਨਜ਼, ਜੱਥੇ ਦੇ ਆਗੂਆਂ ਹੀਰਾ ਸਿੰਘ ਤੇ ਲਹਿਣਾ ਸਿੰਘ ਨੂੰ ਮਿਲਿਆ। ਇਸ ਬਾਰੇ ਮਿਸਟਰ 
ਪਰਕਿੰਨਜ਼, ਆਪਣੇ 6 ਫਰਵਰੀ ਵਾਲੇ ਖ਼ਤ ਵਿਚ ਲਿਖਦਾ ਹੈ, “ਹੀਰਾ ਸਿੰਘ ਤੇ ਲਹਿਣਾ ਸਿੰਘ ਨੇ ਬਹੁਤ ਵਧੀਆ 
ਪੇਸ਼ਾਕਾਂ ਪਾਈਆਂ ਹੋਈਆਂ ਹਨ ਤੇ ਉਹ ਧਨਵਾਨ ਵਿਅਕਤੀ ਹਨ। ਉਨ੍ਹਾਂ ਦੇ ਨਕਸ਼ਾਂ ਤੇ ਹਾਵ-ਭਾਵਾਂ ਤੋਂ ਪਤਾ 
ਲਗਦਾ ਹੈ ਕਿ ਉਹ ਸਾਹਸੀ ਅਤੇ ਦਿ੍‌ੜ ਵਿਸ਼ਵਾਸੀ ਵਿਅਕਤੀ ਹਨ। ਕੈਦੀਆਂ ਵਿਚੋਂ ਬਹੁਤ ਸਾਰੇ ਗਾਲ੍ਹਾਂ ਕੱਢਦੇ 
ਸਨ ਤੇ ਖੁੱਲਮ-ਖੁੱਲਾ ਕਹਿੰਦੇ ਸਨ ਕਿ ਅਸੀਂ ਇਹ ਸਰਕਾਰ ਨਹੀਂ ਰੱਖਾਂਗੇ। ਅਸੀਂ ਆਪਣਾ ਰਾਜ ਬਣਾਵਾਂਗੇ” 


ਕੂਕਾ ਐਦੋਲਨ' ਦੇ ਮਰਾਨ ਸੁਤੈਰਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 102 


੦੦0੦1 €16॥ਘਹੂ ।0੦॥੧੦॥1€161੦0॥0&30੦11.੮੦॥॥ 


ਡੀ. ਸੀ. ਕਾਵਨ ਨੇ ਵੀ ਸ਼ਹੀਦੀ ਜੱਥੇ ਦੇ ਆਗੂਆਂ ਹੀਰਾ ਸਿੰਘ, ਲਹਿਣਾ ਸਿੰਘ ਨਾਲ ਗੱਲਾਂ ਕੀਤੀਆਂ। 
ਆਪਣੀ 17 ਜਨਵਰੀ ਦੀ ਰਿਪੋਰਟ ਵਿਚ ਉਹ ਲਿਖਦਾ ਹੈ ਕਿ, “ ਇਨ੍ਹਾਂ ਕੈਦੀਆਂ ਦਾ ਵਰਤਾਓ ਬਹੁਤ ਨਿਡਰਤਾ 
ਵਾਲਾ ਹੈ। ਉਹ ਐਗ੍ਰੇਜ਼ੀ ਸਰਕਾਰ ਤੇ ਦੇਸੀ ਰਾਜਿਆਂ ਨੂੰ ਗਾਲ੍ਹਾਂ ਦੇ ਰਹੇ ਸਨ। ਉਹ ਸਾਰੇ ਮੈਨਦੇ ਸਨ ਕਿ ਉਹ 
ਮਲੌਦ ਤੇ ਕੋਟਲੇ 'ਚ ਹੋਏ ਹਮਲਿਆਂ ਵਿਚ ਸ਼ਾਮਲ ਸਨ। ਉਹ ਬਹੁਤ ਮਾਨ ਨਾਲ ਇਹ ਗੱਲ ਸਵੀਕਾਰ ਕਰਦੇ 
ਸਨ।” 

ਸੰਤ ਸੰਤੋਖ ਸਿੰਘ ਦੁਆਰਾ ਲਿਖੇ 'ਸਤਿਗੁਰੂ ਬਿਲਾਸ” ਅਨੁਸਾਰ, “ਬਿੱਲੋ (ਐਗ੍ੇਜ਼) ਨੇ ਹੀਰਾ ਸਿੰਘ ਨੂੰ 
ਪੁੱਛਿਆ, “ਤੁਸੀਂ ਗਦਰ ਕਿਉਂ ਮਚਾਇਆ ਹੈ?” 

“ਸ. ਹੀਰਾ ਸਿੰਘ ਨੇ ਕਿਹਾ ਕਿ ਅਸੀਂ ਫਿਰੈਗੀਆ ਦਾ ਅਤੇ ਉਨ੍ਹਾਂ ਦੇ ਕੁੱਤਿਆਂ ਦੇਸੀ ਰਾਜਿਆਂ, ਨਵਾਬਾਂ 
ਦਾ ਰਾਜ ਨਹੀਂ ਚਾਹੁੰਦੇ। ਅਸੀਂ ਆਪਣੇ ਭਾਈਚਾਰੇ ਦਾ ਰਾਜ ਚਾਹੁੰਦੇ ਹਾਂ। ਜਦੋਂ ਤੀਕ ਤੁਹਾਡਾ ਤੇ ਇਨ੍ਹਾਂ ਦਾ ਰਾਜ 
ਖ਼ਤਮ ਨਹੀਂ ਹੁੰਦਾ, ਗਦਰ ਮਚਾਵਾਂਗੇ। ਸਿਰ ਲਵਾਂਗੇ ਤੇ ਦਿਆਂਗੇ। ਤੁਹਾਨੂੰ ਇਥੋਂ ਕੱਢ ਕੇ ਸਾਹ ਲਵਾਂਗੇ! ਮੁੜ- 
ਮੁੜ ਜੈਮਾਂਗੇ ਤੇ ਤੁਹਾਨੂੰ ਮਾਰਾਂਗੇ। ਤੁਸੀਂ ਗਊ-ਬਧ ਕਰਦੇ ਹੋ, ਅਸੀਂ ਗਊ-ਬਧ ਸਹਿਣ ਨਹੀਂ ਕਰ ਸਕਦੇ। 

“ਹੀਰਾ ਸਿੰਘ ਨੇ ਕਿਹਾ, 'ਸਮੁੰਦ ਖਾਂ ਪਠਾਣ ਦਾ ਕੋਈ ਲੜਕਾ ਹੈ?” 

ਕਿਹਾ ਕਿ 'ਹੈ। ” 

ਉੱਤਰ ਦਿੱਤਾ ਕਿ 'ਬੁਲਾਵਾਓ।' 

ਦੋ ਲੜਕੇ ਸੀ, ਉਹ ਆਏ। ਦੋਹਾਂ ਦੇ ਸਿਰ 'ਤੇ ਹੱਥ ਰੱਖ ਕੇ ਕਿਹਾ ਕਿ ਸਮੁੰਦ ਖਾਂ ਹੀ ਅਸਲੀ ਵੀਰ ਪਠਾਣ 
ਸੀ, ਜੇ ਕਿਸੇ ਨੂੰ ਕੁਝ ਇਨਾਮ ਦੇਣਾ ਹੈ ਤਾਂ ਇਨ੍ਹਾਂ ਲੜਕਿਆਂ ਨੂੰ ਹੀ ਦੇਣੇ ਚਾਹੀਦੇ ਹਨ।” 

ਉੱਚ ਸ਼ਖ਼ਸੀਅਤ ਦਾ ਮਾਲਕ, ਸ. ਹੀਰਾ ਸਿੰਘ ਗਰੇਵਾਲ ਸੂਰਬੀਰ ਸੀ, ਇਸ ਲਈ ਉਸ ਨੇ ਆਪਣੇ ਵੈਰੀ 
ਸਮੁੰਦ ਖਾਂ ਦੀ ਸੂਰਬੀਰਤਾ ਦੀ ਮਰਦੇ ਸਮੇਂ ਵੀ ਸਿਫ਼ਤ ਕੀਤੀ ਅਤੇ ਸ਼ਾਸਕਾਂ ਨੂੰ ਕਿਹਾ ਕਿ ਸਮੁੰਦ ਖਾਂ ਦੇ ਪੁੱਤਰਾਂ 
ਦੀ ਪਰਵਰਿਸ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਸੂਰਬੀਰ ਪਠਾਣ ਦੇ ਪੁੱਤਰ ਹਨ। 

17 ਜਨਵਰੀ 1872 ਨੂੰ ਮਲੇਰਕੋਟਲੇ ਦੇ ਰੱਕੜ ਵਿਚ ਸ. ਹੀਰਾ ਸਿੰਘ ਅਤੇ ਸ. ਲਹਿਣਾ ਸਿੰਘ ਆਪਣੇ 
ਪੈਜ ਸਾਥੀਆਂ ਸਮੇਤ ਇਸ਼ਨਾਨ ਕਰ ਕੇ ਪਹਿਲੀ ਵਾਰ ਵਿਚ ਸੱਤ ਤੋਪਾਂ ਨਾਲ ਸ਼ਹੀਦ ਕੀਤੇ ਜਾਣ ਵਾਲੇ ਸੱਤ 
ਬੋਦਿਆਂ ਦੀ ਵਾਰੀ ਵਿਚ ਤੋਪਾਂ ਦੇ ਸਾਹਮਣੇ ਖੜ੍ਹੇ ਹੋਏ। ਸਤਿਗੁਰੂ ਬਿਲਾਸ' ਅਨੁਸਾਰ, 

ਬਿੱਲੋ ਐਗ੍ਰੇਜ਼ ਨੇ ਭੰਗੀ ਨੂੰ ਕਿਹਾ, “ਇਨ੍ਹਾਂ ਨੂੰ ਰੱਸੇ ਪਾ ਕੇ ਤੋਪਾਂ ਅਗੇ ਕਰੋ। ” 

ਸਿੰਘਾਂ ਨੇ ਭੰਗੀ ਨੂੰ ਕਿਹਾ, “ਪਰ੍ਹੇ ਹੋ ਜਾ ਅਸੀਂ ਆਪ ਹੀ ਤੋਪਾਂ ਅੱਗੇ ਜਾ ਕੇ ਖੜ੍ਹੇ ਹੋਵਾਂਗੇ।” 

ਸਿੱਖ ਵਧ ਕੇ ਅੱਗੇ ਜਾ ਖੜ੍ਹੇ ਹੋਏ। 

ਬਿੱਲੋ ਨੇ ਕਿਹਾ, “ਪਿੱਠ ਕਰੋ। ” 

ਸਿੰਘਾਂ ਨੇ ਕਿਹਾ, “ਪਿੱਠ ਨਹੀਂ ਕਰਾਂਗੇ, ਸਨਮੁਖ ਹੋ ਕੇ ਮਰਾਂਗੇ। ” 

ਸਾਹਸੀ ਸਿੰਘ ਤੋਪਾਂ ਸਾਹਮਣੇ ਛਾਤੀ ਤਾਣ ਕੇ ਖੜ੍ਹੇ ਹੋਏ। 

ਤੋਪਾਂ ਸਾਹਮਣੇ ਖੜ੍ਹੇ ਹੋਏ ਤਾਂ ਸ. ਹੀਰਾ ਸਿੰਘ ਨੇ ਡੀ. ਸੀ. ਕਾਵਨ ਨੂੰ ਕਿਹਾ ਕਿ, “ਤੂੰ ਇਹ ਨਾ ਸੋਚੀਂ ਥਿ 


'ਜੁਕਾ ਐਦੋਠਨ' ਦੇ ਮਹਾਨ ਸੁਰੋਤਰਤਾ ਸੈਗਰਾਮੀ-ਨਾਮਧਾਰੀ ਬਹੀਦ / 103 


੦੦0੦1 €16॥ਘਹੂ ।੧੦॥੧੦॥1€1610॥0&340੦11.੮੦॥॥ 


ਤੂੰ ਸਾਨੂੰ ਮਾਰ ਰਿਹੈ, ਇਹ ਤਾਂ ਮੇਰੇ ਸਤਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਹੈ। ” 

ਕਾਵਨ ਨੇ ਫਾਇਰ ਦਾ ਹੁਕਮ ਕੀਤਾ। 

ਸ. ਹੀਰਾ ਸਿੰਘ ਨੇ ਸਿੱਖ ਤੋਪਚੀਆਂ ਨੂੰ ਕਿਹਾ ਕਿ ਉਹ ਛੇਤੀ ਤੋਪ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰ ਦੇਣ। ` 

ਤੋਪਚੀ ਨੇ ਗੋਲਾ ਪਾਇਆ ਤੇ ਪਲੀਤਾ ਦਿੱਤਾ ਪਰ ਤੋਪ ਪਲੀਤਾ ਚੱਟ ਗਈ। ਦੂਜੀ ਵਾਰ ਫਿਰ ਪਲੀਤਾ 
ਦਿੱਤਾ, ਤੋਪ ਚੱਟ ਗਈ। ਤੀਜੀ ਵਾਰ ਫਿਰ ਵਾਰ ਖਾਲੀ ਹੀ ਗਿਆ ਤੇ ਫ਼ਾਇਰ ਨਾ ਹੋਇਆ। 

ਸ. ਹੀਰਾ ਸਿੰਘ ਨੇ ਆਖਿਆ ਕਿ, “ਮੌਤ ਸਾਡੇ ਵੱਸ ਹੈ, ਤੋਪ ਵੀ ਹੁਕਮ ਨਾਲ ਹੀ ਚਲੇਗੀ।” 

ਕਾਵਨ ਨੇ ਕਰੋਧ ਨਾਲ ਸਿੰਘਾਂ ਵੱਲ ਵੇਖਿਆ। 

ਸ. ਹੀਰਾ ਸਿੰਘ ਨੇ ਕਿਹਾ ਕਿ, “ਤੁਹਾਡੇ ਕਾਨੂੰਨ ਮੁਤਾਬਕ ਜਿਸ ਆਦਮੀ 'ਤੇ ਤੋਪ ਦੇ ਤਿੰਨ ਫਾਇਰ ਖਾਲੀ 
ਚਲੇ ਜਾਣ ਜਾਂ ਜਿਸ ਦੋਸ਼ੀ ਦੀ ਤਿੰਨ ਵਾਰੀ ਫਾਂਸੀ ਟੁੱਟ ਜਾਵੇ ਉਹ ਮੌਤ ਦੀ ਸਜ਼ਾ ਤੋਂ ਬਰੀ ਹੋ ਜਾਂਦਾ ਹੈ। ਜਿਸ 
ਕਾਨੂੰਨ ਦੀ ਪ੍ਰਸੈਸਾ ਕਰਦੇ ਤੁਸੀਂ ਥੱਕਦੇ ਨਹੀਂ, ਅਸੀਂ ਇਹੋ ਸਿੱਧ ਕਰਨਾ ਹੈ ਕਿ ਤੁਹਾਡਾ ਕਾਨੂੰਨ ਕੋਈ ਚੀਜ਼ ਨਹੀਂ, 
ਤੁਹਾਡੀਆਂ ਅਦਾਲਤਾਂ ਇਨਸਾਫ਼ ਦੇ ਨੇੜੇ ਢੁੱਕਣ ਦਾ ਨਾਓਂ ਨਹੀਂ ਲੈਂਦੀਆਂ। ਅੱਜ ਤੋਪ ਦੇ ਤਿੰਨ ਵਾਰ ਨਾ 
ਚੱਲਣ ਨੇ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਵੀ ਝੂਠੇ ਹੋ ਤੇ ਤੁਹਾਡਾ ਕਾਨੂੰਨ ਵੀ ਝੂਠਾ ਹੈ।” 

ਫਿਰ ਸ. ਹੀਰਾ ਸਿੰਘ ਤੇ ਉਸ ਦੇ ਸਾਥੀਆਂ ਨੇ ਗਲ ਵਿਚ ਪੱਲਾ ਪਾ ਕੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿਚ 
ਸ਼ਹੀਦ ਹੋਣ ਦੀ ਅਰਦਾਸ ਕੀਤੀ ਤੇ ਕਿਹਾ ਕਿ 'ਹੁਣ ਤੋਪ ਚਲਾਓ, ਹੁਣ ਪਿਆਰੇ ਚੀਨੀ ਵਾਲੇ ਸਤਿਗੁਰੂ ਦਾ 
ਹੁਕਮ ਹੈ। ਅਸਾਂ ਤਾਂ ਧਰਮ ਹਿੱਤ ਮਰਨਾ ਹੈ ਤੇ ਆਪਣਾ ਦੇਸ਼ ਅਜ਼ਾਦ ਕਰਨਾ ਹੈ। ਅਸਾਂ ਧਰਮ ਦੇ ਵਪਾਰੀਆਂ ਨੇ 
ਮੌਤ ਖ਼ਰੀਦ ਲੈਣੀ ਹੈ ਤੇ ਸ਼ਹੀਦ ਹੋਣਾ ਹੈ। 

ਚੌਥੀ ਵਾਰ ਤੋਪ ਚੱਲੀ ਤੇ ਸੱਤਾਂ ਸਿੰਘਾਂ ਦੇ ਸਰੀਰਾਂ ਦੇ ਐਗ ਵੱਖੋ-ਵੱਖੋ ਹੋ ਦੂਰ-ਦੂਰ ਜਾ ਡਿੱਗੇ। 

ਤੋਪਾਂ ਪੈਜਾਬ ਦੀਆਂ ਰਿਆਸਤਾਂ ਦੇ ਸਿੱਖ ਮਹਾਰਾਜਿਆਂ ਦੀਆਂ ਸਨ ਤੇ ਤੋਪਚੀ ਵੀ ਸਿੱਖ ਸਰਦਾਰ ਸਨ। 
ਐਗ੍ਰੇਜ਼ਾਂ ਦੀ ਨੀਤੀ ਹੀ ਅਜਿਹੀ ਸੀ ਕਿ ਸਿਖਾਂ ਹੱਥੋਂ ਹੀ ਸਿੱਖ ਭਰਾਵਾਂ ਦਾ ਕਤਲ ਕਰਵਾ ਰਹੇ ਸਨ। 

ਇਜ 17 ਜਨਵਰੀ 1872 ਨੂੰ ਮਲੇਰਕੋਟਲੇ ਦੇ ਰੱਕੜ ਵਿਚ ਸੱਤ ਵਾਰੀ ਸੱਤ ਤੋਪਾਂ ਇਕੋ ਵਾਰ ਚਲੀਆਂ 
ਦੇ ਸੱਤ-ਸੱਤ ਸਿੰਘ ਸ਼ਹੀਦ ਹੁੰਦੇ ਗਏ। ਵਾਰੋ ਵਾਰੀ ਸਿੰਘ ਆਪ ਹੀ ਦੀਵਾਨ ਵਿਚੋਂ ਅਰਦਾਸ ਕਰ ਕੇ ਉਠ ਕੇ 
ਆਉਂਦੇ ਤੇ ਤੋਪਾਂ ਦੇ ਅਗੇ ਛਾਤੀ ਤਾਣ ਕੇ ਖੜ੍ਹੇ ਹੋ ਜਾਂਦੇ। ਜਦੋਂ ਤੋਪ ਦਾ ਗੋਲਾ ਵਜਦਾ, ਸਰੀਰ ਦੇ ਟੋਟੇ-ਟੋਟੇ 
ਕਰ ਕੇ ਅਕਾਸ਼ ਨੂੰ ਲੈ ਉੱਡਦਾ। 

ਸਤਿਗੁਰੂ ਬਿਲਾਸ ਭਾਗ ਪਹਿਲਾ -ਭਾਈ ਸੋਤੋਖ ਸਿੰਘ ਬਾਹੋਵਾਲ (ਸੈਪਾਦਕ ਜਸਵਿਦੌਰ ਸਿੰਘ) ਸਫ਼ਾ 351- 
352 ਅਨੁਸਾਰ, “ਭਾਈ ਹੀਰਾ ਸਿੰਘ ਦਾ ਸਰੀਰ ਦਰਮਿਆਨਾ ਸੀ। ਚੌਗਿਰਦ ਦਾੜਾ ਘੇਰੇਦਾਰ। ਜਦ ਬੋਲਦੇ ਹੈ' 
ਤਾਂ ਮਾਨੋਂ ਧਰਤੀ ਨਾਲ ਬੋਲਦੀ ਹੈ। ਚਾਲੀ ਸੇਰਾ ਬੇਮੁਹਤਾਜਾ ਬੋਲਾ ਕਰਦੇ ਹੈਂ ਭਾਵੇਂ ਕੋਈ ਗੁੱਸਾ ਹੀ ਹੋਵੇ। ਜੋ ਸਿੰਘ 
ਆਵੇ ਬੜੇ ਪ੍ਰੇਮ ਨਾਲ ਸੇਵਾ ਕਰਨੀ। ਧਰਮਸਾਲਾ ਬਣਾਇ ਕਿ ਵਿਚ ਖੂਹੀ ਲਵਾਇ ਦਿੱਤੀ ਆਏ ਗਏ ਵਾਸਤੇ 
ਬਿਸਰਾਮ ਕੋ, ਸਵਾ ਪਹਿਰ ਸੇ ਇਸ਼ਨਾਨ ਕਰਨਾ। ਰਾਤ ਦਿਨ ਭਜਨ ਬਾਣੀ ਪੜਨੇ ਲਗੇ। ...... ਮਾਨ ਸਰੋਵਰ ਸੇ 
ਹੈਸ ਆਏ ਲੱਥੇ ਹੈਂ ਨਾਮ ਕੇ ਮੋਤੀ ਚੁਗਦੇ ਹੈਂ ਕਈਆਂ ਸਿੰਘਾਂ ਕਾ ਜੱਥਾ ਇੱਕਤਰ ਹੋਇਆ। ਜੋ ਭਾਈ ਹੀਰਾ ਸਿੰਘ 
ਬਚਨ ਕਰੇ ਸੋਈ ਸਿੰਘਾਂ ਨੇ ਮੈਨਣਾ।” 

ਸ਼ਹੀਦ ਹੀਰਾ ਸਿੰਘ ਸਕਰੋਂਦੀ ਦਾ ਵਿਆਹ ਪਿੰਡ ਪਾਟੀਆਂ ਦੇ ਸਰਦਾਰਾਂ ਦੀ ਧੀ ਨਿਹਾਲ ਕੌਰ ਨਾਲ ਹੋਇਆ 


'ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 104 


੦0੦1 €16ਘਹੂ ।0੦੧੦॥1€1610॥)&340੦11.੮੦॥॥ 


ਸੀ। ਇਨ੍ਹਾਂ ਦੇ ਘਰ ਵਿਚ ਪੁੱਤਰ, ਉੱਤਮ ਸਿੰਘ ਨੇ ਜਨਮ ਲਿਆ ਜੋ ਬਚਪਨ ਵਿਚ ਹੀ ਚੜ੍ਹਾਈ ਕਰ ਗਿਆ। ਸੋ 
ਸ਼ਹੀਦ ਹੀਰਾ ਸਿੰਘ ਦੇ ਪਰਿਵਾਰ ਵਿਚੋਂ ਐਸ ਵੇਲੇ ਕੋਈ ਨਹੀਂ ਹੈ। ਸ਼ਹੀਦ ਅਨੂਪ ਸਿੰਘ ਦਾ ਪੁੱਤਰ ਕਿਰਪਾ ਸਿੰਘ 
ਵੀ ਛੋਟੀ ਉਮਰ ਵਿਚ ਚੜ੍ਹਾਈ ਕਰ ਗਿਆ ਸੀ। ਸੋ ਇਹਨਾਂ ਦੇ ਪਰਿਵਾਰ ਵਿਚੋਂ ਵੀ ਕੋਈ ਨਹੀਂ ਹੈ। ਸ਼ਹੀਦ ਹੀਰਾ 
ਸਿੰਘ ਤੇ ਸ਼ਹੀਦ ਅਨੂਪ ਸਿੰਘ ਦੇ ਭਰਾ ਸ਼ਹੀਦ ਲਹਿਣਾ ਸਿੰਘ ਦੇ ਪੁੱਤਰ ਗਰਜਾ ਸਿੰਘ ਦੇ ਦੋ ਪੁੱਤਰਾਂ ਜੀਤ ਸਿੰਘ 
ਤੇ ਭਜਨ ਸਿੰਘ ਦੇ ਅਗੋਂ ਪਰਿਵਾਰ ਐਸ ਵੇਲੇ ਪਿੰਡ ਸਕਰੌਂਦੀ ਦੀ ਪੱਤੀ ਨੰਦ ਸਿੰਘ ਵਿਖੇ ਰਹਿੰਦੇ ਹਨ। 

ਤਿੰਨਾਂ ਸ਼ਹੀਦਾਂ ਦੇ ਚਾਚੇ ਤਾਇਆਂ ਦੇ ਪਰਿਵਾਰਾਂ ਵਿਚੋਂ ਕੁਝ ਪਿੰਡ ਸਕਰੌਦੀ, ਕੁਝ ਪਿੰਡ ਫਤਿਹਗੜ੍ਹ ਭਾਦਸੋਂ 
(ਛੰਨਾ) ਵਿਖੇ ਅਤੇ ਕੁਝ ਵੱਖੋ ਵੱਖ ਥਾਵਾਂ 'ਤੇ ਰਹਿੰਦੇ ਹਨ। 

ਸ਼ਹੀਦ ਮਿੱਤ ਸਿੰਘ ਦੇ ਪੁੱਤਰ ਅਤਰ ਸਿੰਘ ਦਾ ਅਗੋਂ ਬਹੁਤ ਵੱਡਾ ਪਰਿਵਾਰ ਹੈ। ਇਹ ਸਾਰੇ ਪਰਿਵਾਰ, ਪਿੰਡਾ 
ਸਕਰੌਦੀ ਵਿਖੇ ਰਹਿੰਦੇ ਹਨ। 

ਪਿੰਡ ਸਕਰੌਦੀ ਵਿਖੇ 13 ਫਰਵਰੀ 1997 ਨੂੰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਹਜ਼ੂਰੀ ਵਿਚ ਪਿੰਡ 
ਸਕਰੌਦੀ ਅਤੇ ਧਿਡ ਦਿਆਲਗੜ੍ਹ ਦੇ ਸ਼ਹੀਦਾਂ ਦੀ ਯਾਦ ਵਿਚ ਇਕ ਵੱਡੇ ਪੱਧਰ ਦਾ ਸ਼ਹੀਦ ਯਾਦਗਾਰੀ ਸਮਾਗਮ 
ਅਥਵਾ ਮੇਲਾ ਕੀਤਾ ਗਿਆ। ਜਿਸ ਦੀ ਰਿਪੋਰਟ ਮੇਰੀ ਪੁਸਤਕ 'ਪ੍ਰਕਾਸ਼ ਪੁੰਜ' ਭਾਗ ਪਹਿਲਾ ਦੇ ਪੈਨਾ ਨੰ. 320 
ਤੋਂ 327 ਤੱਕ ਛਪੀ ਹੋਈ ਹੈ। 


ਸ਼ਹੀਦ ਭੂਪ ਸਿੰਘ, ਸ਼ਹੀਦ ਵਰਿਆਮ ਸਿੰਘ, ਸ਼ਹੀਦ ਵਸਾਵਾ ਸਿੰਘ 
ਪਿੰਡ ਦਿਆਲਗੜ੍ਹ, ਬਲਾਕ ਭਵਾਨੀਗੜ੍ਹ, ਜ਼ਿਲ੍ਹਾ ਤੇ ਤਹਿਸੀਲ ਸੈਗ੍ਰੂਰ 


ਸ਼ਹੀਦ ਭੂਪ ਸਿੰਘ ਚੌਹਾਨ ਸਪੁੱਤਰ ਸ. ਮਿਹਰ ਸਿੰਘ, ਸ਼ਹੀਦ ਵਰਿਆਮ ਸਿੰਘ ਚੌਹਾਨ ਸਪੁੱਤਰ ਸ. ਲਹਿਣਾ 
ਸਿੰਘ, ਸ਼ਹੀਦ ਵਸਾਵਾ ਸਿੰਘ ਯਾਦਵ ਸਪੁੱਤਰ ਸ. ਸੌਧਾ ਸਿੰਘ, ਤਿੰਨੇ ਸ਼ਹੀਦ ਇਕੋ ਪਿੰਡ ਦਿਆਲਗੜ੍ਹ ਹੁਣ 
ਬਲਾਕ ਭਵਾਨੀਗੜ੍ਹ, ਜ਼ਿਲ੍ਹਾ ਅਤੇ ਤਹਿਸੀਲ ਸੈਗਰੂਰ (ਉਦੋਂ ਰਿਆਸਤ ਪਟਿਆਲਾ) ਦੇ ਸਨ। ਇਹ ਤਿੰਨੋਂ ਹੇੜੀ 
ਰਾਜਪੂਤ (ਗੁਆਲੇ) ਪਰਿਵਾਰ ਵਿਚੋਂ ਸਨ। ਤਿੰਨੋ ਅਣਵਿਆਹੇ ਨੌਜਵਾਨ ਸਨ। ਦਸਤਾਵੇਜਾਂ ਅਨੁਸਾਰ ਭੂਪ ਸਿੰਘ 
ਕਰੀਬ 18-19 ਸਾਲ ਦਾ, ਵਰਿਆਮ ਸਿੰਘ 15 ਕੁ ਸਾਲ ਦਾ ਅਤੇ ਵਸਾਵਾ ਸਿੰਘ ਉਰਫ਼ ਨਿੱਕਾ ਸਿੰਘ ਕ੍ਰੀਬ 12 
ਸਾਲ ਦੀ ਉਮਰ ਦਾ ਸੀ। ਇਹ ਤਿੰਨੋ ਸੁਤੰਤਰਤਾ ਸੰਗਰਾਮ ਦੇ ਮੋਢੀ ਅਤੇ 'ਕੂਕਾ ਐਦੋਲਨ' ਦੇ ਬਾਨੀ ਸ੍ਰੀ ਸਤਿਗੁਰੂ 
ਰਾਮ ਸਿੰਘ ਜੀ ਦੇ ਵਰੋਸਾਏ ਹੋਏ ਨਾਮਧਾਰੀ ਸਿੱਖ ਸਨ। 

ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਤਿੰਨੋ 17 ਜਨਵਰੀ ਨੂੰ ਸ਼ਹੀਦ ਹੋਏ। 

ਇਨ੍ਹਾਂ ਤਿੰਨਾਂ ਸ਼ਹੀਦਾਂ ਦੇ ਭਰਾਵਾਂ ਦੇ ਪਰਿਵਾਰਾਂ ਦੇ ਅਗੋਂ ਪਰਿਵਾਰ ਪਿੰਡ ਭਵਾਨੀਗੜ੍ਹ ਵਿਖੇ ਰਹਿੰਦੇ ਹਨ। 
ਕੁਝ ਪਰਿਵਾਰ ਦਿਆਲਗੜ੍ਹ ਤੇ ਕੁਝ ਪਰਿਵਾਰ ਪਿੰਡ ਘੁਮੋਡ ਸਿੰਘ ਵਾਲਾ, ਕੁਝ ਪਰਿਵਾਰ ਸਮਾਣੇ ਅਤੇ ਕੁਝ ਹੋਰ 
ਵੱਖੋ ਵੱਖ ਥਾਵਾਂ 'ਤੇ ਰਹਿੰਦੇ ਹਨ। 


'ਕੂਕਾ ਐਦੋਲਨ' ਦੇ ਮਹਾਨ ਸੁਤੇਤਰਤਾ ਸੰਗਰਾਮੀ-ਨਾਮਧਾਰੀ ਸ਼ਰੀਚ / 105 


੦੦0੦1 €16॥ਘਹੂ ।0੦॥੧੦॥1€1610॥0&340011.੮੦॥॥ 


ਸ਼ਹੀਦ ਬਿਸ਼ਨ ਸਿੰਘ, ਸ਼ਹੀਦ ਸੱਦਾ ਸਿੰਘ, ਸ਼ਹੀਦ ਹਰਨਾਮ ਸਿੰਘ, 
ਸ਼ਹੀਦ ਨਾਰਾਇਣ ਸਿੰਘ, ਸ਼ਹੀਦ ਹੀਰਾ ਸਿੰਘ, 
ਸ਼ਹੀਦ ਗੁਰਦਿੱਤ ਸਿੰਘ 
ਪਿੰਡ ਰੜ੍ਹ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ 


ਸ਼ਹੀਦ ਬਿਸ਼ਨ ਸਿੰਘ, ਸ਼ਹੀਦ ਸੱਦਾ ਸਿੰਘ ਅਤੇ ਸ਼ਹੀਦ ਹਰਨਾਮ ਸਿੰਘ ਤਿੰਨੋ ਚਾਚੇ ਤਾਏ ਦੇ ਪੁੱਤ ਭਰਾ 
'ਸਨ। ਸ਼ਹੀਦ ਬਿਸ਼ਨ ਸਿੰਘ, ਸ਼ਹੀਦ ਸੱਦਾ ਸਿੰਘ ਸਪੁੱਤਰ ਸ. ਮਹਾਂ ਸਿੰਘ ਚਾਨਾ, ਸ਼ਹੀਦ ਹਰਨਾਮ ਸਿੰਘ ਸਪੁੱਤਰ 
ਸ. ਚੜ੍ਹਤ ਸਿੰਘ ਚਾਨਾ ਸਨ। ਸ. ਚੜ੍ਹਤ ਸਿੰਘ ਤੇ ਸ. ਮਹਾਂ ਸਿੰਘ ਭਰਾ ਸਨ। ਸ਼ਹੀਦ ਨਾਰਾਇਣ ਸਿੰਘ, ਸ਼ਹੀਦ 
ਹੀਰਾ ਸਿੰਘ ਦੋਵੇਂ ਭਰਾ ਸਪੁੱਤਰ ਸ. ਮਹਿਤਾਬ ਸਿੰਘ ਸਨ। ਸ਼ਹੀਦ ਗੁਰਦਿੱਤ ਸਿੰਘ ਸਪੁੱਤਰ ਸ. ਰੱਬੀ ਸਿੰਘ ਸਨ। 
ਇਹ ਛੇ ਸ਼ਹੀਦ ਪਿੰਡ ਰੜ੍ਹ (ਰੂੜਗੜ੍ਹ), ਹੁਣ ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਡਾਕਖਾਨਾ ਰਾਮਨਗਰ (ਛੰਨਾ), 
ਜ਼ਿਲ੍ਹਾ ਸੈਗਰੂਰ (ਉਦੋਂ ਥਾਣਾ ਸ਼ੇਰਪੁਰ, ਰਿਆਸਤ ਪਟਿਆਲਾ) ਦੇ ਸਨ। ਇਹ ਸਾਰੇ ਨੌਜਵਾਨ ਅਵਸਥਾ ਦੇ ਸਨ। 
ਸ਼ਹੀਦ ਬਿਸ਼ਨ ਸਿੰਘ ਤੇ ਸ਼ਹੀਦ ਹਰਨਾਮ ਸਿੰਘ 12 ਤੇ 14 ਸਾਲ ਦੇ ਬੱਚੇ ਸਨ। 

ਪਿੰਡ ਰੜ੍ਹ ਦੇ ਸ. ਹੀਰਾ ਸਿੰਘ, ਸ. ਨਾਰਾਇਣ ਸਿੰਘ ਤੇ ਬਾਲਕ ਬਿਸ਼ਨ ਸਿੰਘ ਜ਼ਖ਼ਮੀ ਸਨ ਜਦੋਂ ਉਹ ਸ਼ੇਰਪੁਰ 
ਥਾਣੇ ਲਿਆਂਦੇ ਗਏ। 

ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਇਨ੍ਹਾਂ ਵਿਚੋਂ ਪੈਜ ਸਿੱਖਾਂ - ਸੱਦਾ ਸਿੰਘ, ਹਰਨਾਮ ਸਿੰਘ, 
ਨਾਰਾਇਣ ਸਿੰਘ, ਹੀਰਾ ਸਿੰਘ ਅਤੇ ਗੁਰਦਿੱਤ ਸਿੰਘ ਨੂੰ 17 ਜਨਵਰੀ ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ। 
ਬਾਲਕ ਬਿਸ਼ਨ ਸਿੰਘ ਨੂੰ 17 ਜਨਵਰੀ ਨੂੰ ਹੀ ਤਲਵਾਰਾਂ ਨਾਲ ਕੱਟ ਕੇ ਸ਼ਹੀਦ ਕੀਤਾ ਗਿਆ। 

ਸ਼ਹੀਦੀ ਜੱਥੇ ਵਿਚ ਇਸ ਮਨਮੋਹਣੀ ਸੂਰਤ ਦੇ ਬੱਚੇ ਬਿਸ਼ਨ ਸਿੰਘ ਨੂੰ ਵੇਖ ਕੇ ਲੁਧਿਆਣੇ ਦੇ ਡਿਪਟੀ 
ਕਮਿਸ਼ਨਰ ਕਾਵਨ (ਜਿਸ ਦੇ ਹੁਕਮ ਨਾਲ ਕੂਕੇ ਸਿੱਖ ਤੋਪਾਂ ਨਾਲ ਉਡਾ ਕੇ ਸ਼ਹੀਦ ਕੀਤੇ ਜਾ ਰਹੇ ਸਨ) ਦੀ ਪਤਨੀ 
ਦਾ ਦਿਲ ਪਸੀਜ ਗਿਆ। ਉਸ ਨੇ ਕਾਵਨ ਨੂੰ ਇਸ ਮਾਸੂਮ ਨੂੰ ਛੱਡ ਦੇਣ ਲਈ ਕਿਹਾ। 

ਕਾਵਨ ਨੇ ਕਿਹਾ ਕਿ, “ਇਹ ਕਹਿ ਦੇਵੇ ਕਿ ਇਹ (ਗੁਰੂ) ਰਾਮ ਸਿੰਘ ਦਾ ਸਿੱਖ ਨਹੀਂ, ਇਸ ਦੀ ਜਾਨ ਬਖ਼ਸ਼ 
ਦਿਆਂਗੇ” 

ਬਿਸ਼ਨ ਸਿੰਘ ਆਖਣ ਲੱਗਾ, “ਮੈਂ ਸਾਹਬ ਦੇ ਕੈਨ ਵਿਚ ਗੱਲ ਕਰਨੀ ਹੈ। ਉਹਨੂੰ ਮੈਂ ਦੱਸ ਦਿਆਂਗਾ ਜਿਹੜੀ 
ਮੈਂ ਗੱਲ ਕਰਨੀ ਹੈ।” 

ਉਹਨੂੰ ਸਾਹਬ ਹੁਰਾਂ ਦੇ ਕੋਲ ਜਿਸ ਵੇਲੇ ਲੈ ਕੇ ਗਏ ਤੇ ਕਾਵਨ ਨੇ ਹੇਠਾਂ ਝੁਕ ਕੇ ਜਿਸ ਵੇਲੇ ਬੱਚੇ ਅਗੇਂ ਸਿਰ 
ਨੀਵਾਂ ਕਰ ਕੇ ਉਸ ਦੀ ਗੱਲ ਸੁਣਨ ਲਈ ਕੈਨ ਅੱਗੇ ਕੀਤਾ ਤਾਂ ਬਾਲਕ ਬਿਸ਼ਨ ਸਿੰਘ ਜੋ ਉਸ ਵੇਲੇ ਖ਼ੁਦ ਜ਼ਖ਼ਮੀ 
ਸੀ, ਨੇ ਕਾਵਨ ਦੀ ਲੰਮੀ ਦਾੜ੍ਹੀ ਫੜ ਕੇ ਬਹੁਤ ਜ਼ੋਰ ਨਾਲ ਝੰਝੋੜੀ। ਆਪਣੇ ਸਤਿਗੁਰੂ ਦੀ ਬੇਅਦਬੀ ਬਾਰੇ ਸੁਣ 


ਕੂਕਾ ਐਦੋਲਨ' ਦੇ ਮਹਾਨ ਸੁਤੈਰਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 106 


੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਥਿਸ਼ਨ ਸਿੰਘ ਦੀਆਂ ਅੱਖਾਂ ਐਗਿਆਰ ਬਣ ਗਈਆਂ ਸਨ ਤਾਂ ਹੀ ਉਸ ਨੇ ਸ਼ੇਰ ਵਾਂਗ ਝੁਪਟ ਕੇ ਕਾਵਨ ਦੀ ਦਾੜ੍ਹੀ 
ਫੜ ਕੇ ਜ਼ਮੀਨ ਤੇ ਡੇਗ ਲਿਆ। ਅਚਾਨਕ ਹਮਲੇ ਤੋਂ ਘਬਰਾ ਕੇ ਕਾਵਨ ਨੇ ਪੁਕਾਰ ਕੀਤੀ। ਕੋਲ ਖੜ੍ਹੇ ਸਿਪਾਹੀ 
ਵੀ ਘਬਰਾ ਗਏ। 

ਜ਼ਖਮੀ ਬਾਲਕ ਬਿਸ਼ਨ ਸਿੰਘ ਨੇ ਕਾਵਨ ਦੀ ਲੰਮੀ ਦਾੜ੍ਹੀ ਫੜ ਕੇ ਉਦੋਂ ਤੀਕ ਨਹੀਂ ਛੱਡੀ ਜਦ ਤੀਕ ਕਾਵਨ 
ਕੋਲ ਖੜ੍ਹੇ ਤਲਵਾਰਾਂ ਵਾਲੇ ਸਿਪਾਹੀਆਂ ਨੇ ਪਹਿਲਾਂ ਉਸ ਦੇ ਗੁੱਟ ਕੱਟ ਅਤੇ ਫਿਰ ਤਲਵਾਰਾਂ ਨਾਲ ਸੀਸ ਧੜ 
ਤੋਂ ਜੁਦਾ ਕਰ ਅਤੇ ਸਰੀਰ ਕੱਟ ਕੇ ਟੋਟੇ ਟੋਟੇ ਕਰ ਕੇ ਸ਼ਹੀਦ ਨਹੀਂ ਕਰ ਦਿੱਤਾ। 

ਇਕ ਜ਼ਖਮੀ, ਭੁੱਖੇ, ਪਿਆਸੇ ਤੇ ਥੱਕੇ ਹੋਏ ਬਾਰਾਂ ਸਾਲ ਦੇ ਨਾਮਧਾਰੀ ਬੱਚੇ ਤੋਂ ਐਗ੍ਰੇਜ਼ ਅਫ਼ਸਰ ਕਾਵਨ 
ਇਨ੍ਹਾਂ ਡਰ ਗਿਆ ਸੀ ਕਿ 17 ਜਨਵਰੀ 1872 ਨੂੰ ਸ਼ਾਮ ਦੀ ਲਿਖੀ ਰਿਪੋਰਟ ਵਿਚ ਉਸ ਨੇ ਲਿਖਿਆ ਕਿ :- 
“ਇਕ ਕੂਕੇ ਨੇ ਸਿਪਾਹੀਆਂ ਤੋਂ ਅੱਖ ਬਚਾ ਕੇ ਮੇਰੇ 'ਤੇ ਬੜਾ ਜਬਰਦਸਤ ਹਮਲਾ ਕੀਤਾ, ਉਹ ਮੇਰੀ ਦਾਹੜੀ ਨੂੰ 
ਚਿੰਬੜ ਗਿਆ ਅਤੇ ਮੇਰੇ ਮੂੰਹ ਤੇ ਹੱਥ ਰੱਖ ਕੇ ਮੇਰਾ ਸਾਹ ਘੁਟਣ ਲੱਗਾ। ਉਹ ਬੜਾ ਹੀ ਤਾਕਤਵਰ ਸੀ , ਮੈਨੂੰ 
ਉਸ ਤੋਂ ਆਪਣੇ ਆਪ ਨੂੰ ਛੁਡਾਉਣ ਲਈ ਬਹੁਤ ਹੀ ਮੁਸ਼ਕਿਲ ਪੇਸ਼ ਆਈ। ਅੱਜ ਦਾ ਦਿਨ ਸੱਚਮੁਚ ਮੇਰੇ ਲਈ 
ਬਹੁਤ ਹੀ ਚੁਨੌਤੀਆਂ ਭਰਪੂਰ ਸੀ।” 

“ਉਸਦਾ ਹਮਲਾ ਇਵੇਂ ਸੀ ਜਿਵੇਂ ਕਿ ਬਿਜਲੀ ਚਮਕੀ ਹੋਵੇ। ਮੇਰੀਆਂ ਅੱਖਾਂ ਅੰਗੇ ਭੰਬੂ-ਤਾਰੇ ਨੱਚਣ ਲੱਗੇ। 
ਮੈਨੂੰ ਆਪਣੀ ਮੌਤ ਕਰੀਬ ਖਲੋਤੀ ਦਿਸੀ, ਮੈਂ ਆਪਣਾ ਐਤ ਸਮਾਂ ਆਇਆ ਜਾਣ ਪ੍ਰਭੂ ਯਿਸੂ ਨੂੰ ਯਾਦ ਕੀਤਾ।” 

ਪਟਿਆਲਾ ਆਰਕਾਇਵ ਤੋਂ ਕਢਵਾਏ ਡਾਕੂਮੈਂਟਸ ਅਨੁਸਾਰ ਰ੍‌੍ 

“ਜਿਸ ਵੇਲੇ ਮਿਸਟਰ ਕਾਵਨ ਸਾਹਿਬ ਬਹਾਦੁਰ ਗ੍ਰਿਫ਼ਤਾਰ ਕੀਤੇ ਹੋਏ ਬਾਗ਼ੀਆਂ ਤੋਂ' ਉਨ੍ਹਾਂ ਦਾ ਹਾਲ ਪੁੱਛ 
ਰਹੇ ਸਨ ਤਾਂ ਇਕ ਕੂਕਾ (12 ਸਾਲ ਦਾ ਜ਼ਖਮੀ ਬਾਲਕ ਬਿਸ਼ਨ ਸਿੰਘ) ਹਮਲਾ ਕਰਕੇ ਕਾਵਨ ਸਾਹਿਬ ਡਿਪਟੀ 
ਕਮਿਸ਼ਨਰ ਨੂੰ ਚਿਬੜ ਗਿਆ। ਜੇ ਉੱਤਮ ਸਿੰਘ ਥਾਣੇਦਾਰ ਪਟਿਆਲਾ ਤੇ ਸ਼ੈਖ਼ ਬਰਕਤ ਅਲੀ ਤਹਿਸੀਲਦਾਰ 
ਸ਼ੇਰਪੁਰ ਇਲਾਕਾ ਪਟਿਆਲਾ ਉਸ ਨੂੰ ਨਾ ਫੜਦੇ ਤਾਂ ਉਹ ਆਪਣਾ ਹਮਲਾ ਪੂਰਾ ਕਰ ਚੁੱਕਿਆ ਸੀ। ਉਸ ਤੋਂ 
ਸਾਬਿਤ ਹੈ ਕਿ ਇਹ ਲੋਕ ਐਗਰੇਜ਼ਾਂ ਦੇ ਕਿੰਨੇ ਦੁਸ਼ਮਣ ਤੇ ਕਿੰਨੇ ਦ੍ਰਿੜ ਇਰਾਦੇ ਵਾਲੇ ਸਨ ਅਤੇ ਨਤੀਜਾ ਵੀ 
ਨਿਕਲਦਾ ਹੈ ਕਿ ਜੇ ਇਹ ਲੋਕ ਤੋਪਾਂ ਨਾਲ ਤੁਰੰਤ ਨਾ ਉਡਾਏ ਜਾਂਦੇ ਤਾਂ ਪਤਾ ਨਹੀ ਕਿੰਨਾ ਕੁ ਫ਼ਸਾਦ ਪਾਉਂਦੇ।” 

ਪਿੰਡ ਰੜ੍ਹ ਦੇ ਸ਼ਹੀਦ ਹੀਰਾ ਸਿੰਘ, ਸ਼ਹੀਦ ਨਰਾਇਣ ਸਿੰਘ ਅਤੇ ਸ਼ਹੀਦ ਗੁਰਦਿੱਤ ਸਿੰਘ ਦੇ ਨਾਲ ਸਬੋਧੈਤਂ 
ਪਰਿਵਾਰ ਤਾਂ ਪਿੰਡ ਰੜ੍ਹ ਤੋਂ ਚਲੇ ਗਏ ਸਨ। ਉਨ੍ਹਾਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। 

ਸ਼ਹੀਦ ਬਿਸ਼ਨ ਸਿੰਘ ਅਤੇ ਸ਼ਹੀਦ ਹਰਨਾਮ ਸਿੰਘ ਤਾਂ ਬੱਚੇ ਸਨ ਇਨ੍ਹਾਂ ਦੇ ਵੱਡੇ ਭਰਾ ਸ਼ਹੀਦ ਸੱਦਾ ਸਿੰਘ 
ਜੋ ਕੀਬ 24 ਸਾਲ ਦੀ ਉਮਰ ਦੇ ਸਨ, ਵਿਆਹੇ ਹੋਏ ਸਨ। ਇਨ੍ਹਾਂ ਦਾ ਇਕੋ ਪੁੱਤਰ ਨਿਰੋਜਣ ਸਿੰਘ ਜੋ ਸ਼ਹੀਦੀ 
ਸਾਕੇ ਸਮੇਂ ਕ੍ਰੀਥ ਡੇਢ ਸਾਲ ਦਾ ਸੀ, ਨੂੰ ਉਸ ਦੀ ਮਾਤਾ ਅੰਗ੍ਰਜ਼ਾਂ ਦੀਆਂ ਨਜ਼ਰਾਂ ਤੋਂ ਬਚਾ ਕੇ ਰੱਖਣ ਲਈ ਆਪਣੇ 
ਪਿੰਡ ਝੁਨੇਰ ਲੈ ਗਈ ਸੀ ਅਤੇ ਉਥੇ ਹੀ ਪਾਲਿਆ ਜਦੋਂ ਨਿਰੋਜਣ ਸਿੰਘ ਜਵਾਨ ਹੋਇਆ ਤਾਂ ਮਾਤਾ ਨੇ ਉਸ ਨੂੰ 
ਪਿੰਡ ਰੜ੍ਹ ਲਿਆਂਦਾ। 

ਨਿਰੈਜਣ ਸਿੰਘ ਦੇ ਘਰ ਦੋ ਪੁੱਤਰ ਸਰਬਣ ਸਿੰਘ ਤੇ ਅਰਜਨ ਸਿੰਘ ਹੋਏ। ਸ. ਸਰਬਣ ਸਿੰਘ ਅਤੇ ਉਨ੍ਹਾਂ ਦੀ ; 
ਪਤਨੀ ਬੀਬੀ ਨਿਹਾਲ ਕੌਰ (ਪਿੰਡ ਭੈਣੀ ਮਹਿਰਾਜ ਦੀ) ਮੇਰੇ ਫੁੱਫੜ ਜੀ ਤੇ ਭੂਆ ਜੀ ਸਨ। ਸ. ਸਰਬਣ ਸਿੰਘ ਦੇ 
ਤਿੰਨ ਪੁੱਤਰ ਯਾਨੀ ਮੇਰੇ ਭਰਾ ਸੰਤ ਲਾਲ ਸਿੰਘ (ਸ੍ਰੀ ਭੈਣੀ ਸਾਹਿਬ), ਸੋਤ ਸੁਰਜੀਤ ਸਿੰਘ (ਮੋਹਾਲੀ) ਅਤੇ ਸੈਤ 
ਬਲਵਿੰਦਰ ਸਿੰਘ (ਧੂਰੀ) ਹਨ। ਅਗੋਂ ਇਹਨਾਂ ਦੇ ਪਰਿਵਾਰ ਚੱਲ ਰਹੇ ਹਨ। ਇਨ੍ਹਾਂ ਦਾ ਘਰ ਪਿੰਡ ਰੜ੍ਹ ਵਿਖੇ ਹੈ। 


'ਗੂਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 107 


੦੦0੦1 €16ਘਹੂ ।0੦੧੦॥1€1610॥0&30੦11.੮੦॥॥ 


ਇਹ ਪਰਿਵਾਰ ਸੈਨ 1968 ਤੋਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਪਿੰਡ ਰੜ੍ਹ ਦੇ ਸਾਰੇ ਨਾਮਧਾਰੀ ਸ਼ਹੀਦਾਂ ਦੀ 
ਯਾਦ ਵਿਚ ਹਰ ਸਾਲ ਮੇਲਾ ਕਰਦੇ ਹਨ। ਸਰੀ ਸਤਿਗੁਰੂ ਜਗਜੀਤ ਦੀ ਛੱਤਰ ਛਾਇਆ ਹੇਠ ਇਹ ਸ਼ਹੀਦ 
ਯਾਦਗਾਰੀ ਸਮਾਗਮ 16 ਜਨਵਰੀ ਨੂੰ ਸ੍ਰੀ ਸਤਿਗੁਰੂ ਜੀ ਦੀ ਰਜਾ ਮੁਤਾਬਿਕ ਰੜ੍ਹ ਜਾਂ ਸਰੀ ਭੈਣੀ ਸਾਹਿਬ ਵਿਖੇ 
ਕੀਤਾ ਜਾਂਦਾ ਹੈ। 

ਸ. ਅਰਜਨ ਸਿੰਘ ਦੇ ਤਿੰਨ ਪੁੱਤਰਾਂ ਸਰਵ ਸੀ ਜਸਵੈਤ ਸਿੰਘ, ਸਵ. ਕੇਸਰ ਸਿੰਘ ਤੇ ਤੇਜਾ ਸਿੰਘ ਪਰਿਵਾਰ 
ਪਿੰਡ ਅਲੀਪੁਰ ਖਾਲਸਾ ਵਿਖੇ ਰਹਿੰਦੇ ਹਨ। ਇਹ ਪਿੰਡ, ਰੜ੍ਹ ਦੇ ਨੇੜੇ ਹੀ ਹੈ। 


ਸ਼ਹੀਦ ਨੰਬਰਦਾਰ ਗੁਰਮੁਖ ਸਿੰਘ ਤੇ ਸ਼ਹੀਦ ਤੂਪ ਸਿੰਘ 
ਪਿੰਡ ਫਰਵਾਹੀ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ 


ਸ਼ਹੀਦ ਨੰਬਰਦਾਰ ਗੁਰਮੁਖ ਸਿੰਘ ਬਾਗੜੀ ਅਤੇ ਸ਼ਹੀਦ ਭੂਪ ਸਿੰਘ ਬਾਗੜੀ, ਦੋਵੇਂ ਭਰਾ ਸਪੁੱਤਰ ਸ. ਖ਼ਜਾਨ 
ਸਿੰਘ ਬਾਗੜੀ ਜ਼ਿਮੀਂਦਾਰ, ਪਿੰਡ ਫਰਵਾਹੀ, ਡਾਕਖਾਨਾ ਮੁਬਾਰਕਪੁਰ (ਚੂੰਘਾਂ), ਬਲਾਕ ਸ਼ੇਰਪੁਰ, ਤਹਿਸੀਲ ਧੂਰੀ, 
ਜ਼ਿਲ੍ਹਾ ਸੈਗਰੂਰ (ਉਦੋਂ ਥਾਣਾ ਸ਼ੇਰਪੁਰ, ਰਿਆਸਤ ਮਲੇਰਕੋਟਲਾ) ਦੇ ਸਨ। 

ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਇਨ੍ਹਾਂ ਦੋਹਾਂ ਸਿੱਖਾਂ ਨੂੰ 17 ਜਨਵਰੀ ਨੂੰ ਤੋਪਾਂ ਨਾਲ ਸ਼ਹੀਦ 
ਕੀਤਾ ਗਿਆ। 

12 ਜਨਵਰੀ ਸੈਨ 1872 ਨੂੰ ਸ੍ਰੀ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ ਵਿਖੇ ਹੋਏ ਮਾਘੀ ਦੇ ਮੇਲੇ 'ਤੇ ਪਿੰਡ 
ਫਰਵਾਹੀ ਰਿਆਸਤ ਮਲੇਰਕੋਟਲਾ ਦੇ ਵਸਨੀਕ ਨੰਬਰਦਾਰ ਗੁਰਮੁਖ ਸਿੰਘ ਨਾਮਧਾਰੀ ਨੇ ਸੰਗਤ ਨੂੰ ਦੱਸਿਆ, 

“ਮੈਂ ਆਪਣੇ ਪਿੰਡ ਫਰਵਾਹੀ ਦਾ ਮਾਮਲਾ ਤਾਰਨ ਲਈ ਮਲੇਰਕੋਟਲੇ ਜਾ ਰਿਹਾ ਸੀ, ਰਸਤੇ ਵਿਚ ਇਕ ਬੁੱਢੇ 
ਕਮਜ਼ੋਰ ਬਲਦ ਉੱਤੇ ਮੂਲੀਆਂ ਲੱਦ ਕੇ ਉਪਰ ਆਪ ਵੀ ਬੈਠੇ ਮੁਸਲਮਾਨ ਨੂੰ ਮੈਂ ਵੇਖਿਆ। 

ਮੈਂ ਉਸ ਬਲਦ “ਤੇ ਤਰਸ ਖਾ ਕੇ ਉਸ ਮੁਸਲਮਾਨ ਨੂੰ ਕਿਹਾ ਕਿ 'ਭਾਈ ਬਲਦ 'ਤੇ ਕਾਫੀ ਭਾਰ ਲੱਦਿਆ ਹੈ, 
ਉਪਰ ਤੂੰ ਆਪ ਬੈਠਾ ਹੈਂ, ਚੋਗਾ ਹੋਵੇ ਜੇ ਤੂੰ ਆਪ ਉਤਰ ਜਾਵੇਂ ਤੇ ਪੈਦਲ ਚਲੇਂ'।” 

ਏਨੀ ਗੱਲ 'ਤੇ ਝਗੜਾ ਹੋ ਗਿਆ। 

ਬੋਲ ਬੁਲਾਰੇ ਦਾ ਕੇਸ ਮਲੇਰਕੋਟਲੇ ਦੇ ਕੋਤਵਾਲ ਕੋਲ ਪੁੱਜਾ। ਕੋਤਵਾਲ ਨੇ ਮੁਸਲਮਾਨ ਨੂੰ ਬਲਦ ਦਾ ਮੁੱਲ 
ਤਾਰ ਕੇ, ਮੇਰੇ ਸਾਹਮਣੇ ਬਲਦ ਜ਼ਿਬਹਾ (ਕਤਲ) ਕੀਤਾ ਤੇ ਇਹ ਜਣਾਇਆ ਕਿ ਰਾਜ ਸਾਡਾ ਹੈ, ਸਾਡੀ ਪਿੱਠਾ 
ਉੱਤੇ ਐਗ੍ਰੇਜ਼ ਹਾਕਮ ਹੈ, ਅਸੀਂ ਜੋ ਮਰਜ਼ੀ ਕਰੀਏ, ਸਾਨੂੰ ਕੌਣ ਡੱਕ ਸਕਦਾ ਹੈ! 

ਬੈਲ ਨੂੰ ਚੀਖ਼ਦੇ ਅਤੇ ਤੜਫ਼ ਤੜਫ਼ ਕੇ ਪ੍ਰਾਣ ਦਿੰਦਿਆ ਵੇਖਣ ਲਈ ਮੈਨੂੰ ਮਜਬੂਰ ਕੀਤਾ ਗਿਆ। ਮੈਂ 
ਮਹਾਂਪਾਪੀ ਹਾਂ, ਮੈਂ ਆਪਣੇ ਸਾਹਮਣੇ ਬੈਲ ਨੂੰ ਤੜਫ਼ ਕੇ ਮਰਦਿਆਂ ਵੇਖਿਆ ਹੈ। ਇਸ ਪਾਪ ਦੇ ਪ੍ਰਾਸ਼ਚਿਤ ਲਈ 
ਸੈਂ ਕਾਜੀ ਦੇ ਸਿਰ ਚੜ੍ਹ ਕੇ ਮਰਨਾ ਚਾਹੁੰਦਾ ਹਾਂ!” 

ਨੰਬਰਦਾਰ ਗੁਰਮੁਖ ਸਿੰਘ ਫਰਵਾਹੀ ਦੀ ਇਸ ਗੱਲ ਨੇ ਬਲਦੀ 'ਤੇ ਤੇਲ ਦਾ ਕੌਮ ਕੀਤਾ ਕਿਉਂਕਿ ਨਾਮਧਾਰੀ 
ਸਿੱਖ ਪਹਿਲੋ' ਹੀ ਐਗ੍ਰੇਜ਼ ਸਰਕਾਰ ਦੀਆਂ ਦੇਸ਼ ਭਗਤੀ ਦੇ ਜ਼ੁਰਮ ਕਾਰਣ ਆਪਣੇ 'ਤੇ ਕੀਤੀਆਂ ਜਾ ਰਹੀਆਂ 


'ਜੁਕਾ ਐਦੋਲਨ' ਦੇ ਮਰਾਨ ਸ਼ੁਰੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 108 


੦੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਸਖਤੀਆਂ ਅਤੇ ਜ਼ੁਲਮਾਂ ਕਾਰਣ ਰੋਹ ਵਿਚ ਆਏ ਹੋਏ ਸਨ। ਉਦੋਂ ਤੀਕ ਬੁੱਚੜਖਾਨਿਆਂ ਉੱਤੇ ਹਮਲਾ ਕਰਕੇ 
ਗਊਆਂ ਨੂੰ ਛਡਾਉਣ ਬਦਲੇ ਐਗ੍ਰੇਜ਼ਾਂ ਦੁਆਰਾ - ਐਮਿਤਸਰ, ਰਾਏਕੋਟ ਅਤੇ ਲੁਧਿਆਣਾ ਵਿਖੇ ਨਾਮਧਾਰੀ 
ਸਿੱਖਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਜਾ ਚੁੱਕਾ ਸੀ। 

ਸ਼ਹੀਦ ਨੰਬਰਦਾਰ ਗੁਰਮੁਖ ਸਿੰਘ ਦੇ ਇਸ ਬਿਆਨ ਕਾਰਣ ਹੀ 17-18 ਜਨਵਰੀ 1872 ਨੂੰ ਮਲੇਰਕੋਟਲਾ 
ਸਾਕੇ ਦੇ ਇਸ ਤੋਪਾਂ ਨਾਲ ਉਡਾਏ ਜਾਣ ਵਾਲੇ ਸ਼ਹੀਦੀ ਕਾਂਡ ਦੀ ਰੌਗਟੇ ਖੜ੍ਹੇ ਕਰਨ ਵਾਲੀ ਘਟਨਾ ਦਾ ਮੁੱਢ 
ਬੱਝਾ, ਜਿਹੜੀ ਵਿਸ਼ਵ ਦੇ ਇਤਿਹਾਸ ਵਿਚ ਆਪਣੀ ਮਿਸਾਲ ਆਪ ਹੈ। 

ਸ਼ਹੀਦ ਨੰਬਰਦਾਰ ਗੁਰਮੁਖ ਸਿੰਘ ਦੇ ਚਾਚੇ ਤਾਇਆਂ ਦੇ ਪਰਿਵਾਰ ਵੀ ਪਿੰਡ ਫਰਵਾਹੀ ਵਿਖੇ ਰਹਿੰਦੇ ਹਨ। 
ਪਿੰਡ ਫਰਵਾਹੀ, ਪਿੰਡ ਰੜ੍ਹ ਤੋਂ ਕਰੀਬ 3-4 ਕਿਲੋਮੀਟਰ ਦੀ ਦੂਰੀ 'ਤੇ ਹੈ। 

ਪਿੰਡ ਫਰਵਾਹੀ ਵਿਖੇ 'ਸ਼ਹੀਦ ਗੁਰਮੁਖ ਸਿੰਘ ਯਾਦਗਾਰੀ ਸਪੋਰਟਸ ਕੱਲਬ' ਬਣਾਈ ਹੋਈ ਹੈ। ਹਰ ਸਾਲ 
ਖੇਡਾਂ ਅਤੇ ਟੂਰਨਾਮੈਂਟ ਕਰਵਾਏ ਜਾਂਦੇ ਹਨ। 


ਸ਼ਹੀਦ ਹਰਨਾਮ ਸਿੰਘ 
ਪਿੰਡ ਘਨੌਰੀ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਸੈਗਰੂਰ 


ਸ਼ਹੀਦ ਹਰਨਾਮ ਸਿੰਘ ਸਪੁੱਤਰ ਸ. ਜੈ ਸਿੰਘ (ਜ਼ਿਮੀਂਦਾਰ), ਪਿੰਡ ਘਨੌਰੀ, ਹੁਣ ਬਲਾਕ ਸ਼ੇਰਪੁਰ, ਤਹਿਸੀਲ 
ਧੂਰੀ, ਜ਼ਿਲ੍ਹਾ ਸੈਗਰੂਰ (ਉਦੋਂ ਰਿਆਸਤ ਪਟਿਆਲਾ) ਦੇ ਸਨ। 

ਸ਼ਹੀਦ ਹਰਨਾਮ ਸਿੰਘ ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ 17 ਜਨਵਰੀ 1872 ਨੂੰ ਤੋਪਾਂ ਨਾਲਾ 
ਸ਼ਹੀਦ ਕੀਤੇ ਗਏ। ਇਨ੍ਹਾਂ ਦੇ ਪਰਿਵਾਰ ਬਾਰੇ ਪਤਾ ਨਹੀਂ ਲਗ ਸਕਿਆ। ਅਜੇ ਖੋਜ ਚਲ ਰਹੀ ਹੈ। 


ਸ਼ਹੀਦ ਭਗਤ ਸਿੰਘ 
ਪਿੰਡ ਕਾਂਝਲਾ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਸੈਗ੍ਰੂਰ 


ਸ਼ਹੀਦ ਭਗਤ ਸਿੰਘ ਢੱਡਾ ਸਪੁੱਤਰ ਸ. ਦਿਆਲ ਸਿੰਘ (ਜ਼ਿਮੀਂਦਾਰ), ਪਿੰਡ ਕਾਂਝਲਾ, ਹੁਣ ਬਲਾਕ ਸ਼ੇਰਪੁਰ, 
ਤਹਿਸੀਲ ਧੂਰੀ, ਜ਼ਿਲ੍ਹਾ ਸੈਗਰੂਰ (ਉਦੋਂ ਥਾਣਾ ਸ਼ੇਰਪੁਰ ਰਿਆਸਤ ਪਟਿਆਲਾ) ਦੇ ਸਨ। 

ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ 18 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ 
ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਸ਼ਹੀਦ ਭਗਤ ਸਿੰਘ ਇਕ ਸਨ। ਰ੍ 

ਸ਼ਹੀਦ ਭਗਤ ਸਿੰਘ, ਢੱਡਾ ਪਿੰਡ ਤੋਂ ਆਪਣੇ ਨਾਨਕੇ ਪਿੰਡ ਕਾਂਝਲਾ ਆਏ ਹੋਏ ਸਨ। ਇਨ੍ਹਾਂ ਦੇ ਪਿੰਡ ਦਾ 
ਨਾਂ ਵੀ ਢੱਡਾ ਹੈ ਤੇ ਗੋਤ ਵੀ ਢੱਡਾ ਹੈ। ਇਨ੍ਹਾਂ ਦੀ ਪਿੰਡ ਢੱਡਾ ਵਿਖੇ ਵੀ ਜ਼ਮੀਨ ਹੈ ਪਰ ਇਹ ਮੁੜ ਕੇ ਉਥੇ ਗਏ 
ਨਹੀਂ। ਇਨ੍ਹਾਂ ਦਾ ਪਰਿਵਾਰ ਕਾਂਝਲੇ ਵਿਖੇ ਹੀ ਵਸਦਾ ਹੈ। 

ਸ਼ਹੀਦ ਭਗਤ ਸਿੰਘ ਦੇ ਪੁੱਤਰ ਰਣ ਸਿੰਘ ਉਰਫ ਮਿੱਤ ਸਿੰਘ ਦੇ ਪੁੱਤਰ ਉੱਤਮ ਸਿੰਘ ਦੇ ਪੁੱਤਰਾਂ ਇੰਦਰ 
ਸਿੰਘ, ਤਾਰਾ ਸਿੰਘ ਤੇ ਹਰਨਾਮ ਸਿੰਘ ਦੇ ਅਗੋਂ ਪਰਿਵਾਰ ਪਿੰਡ ਕਾਂਝਲਾ ਵਿਖੇ ਰਹਿੰਦੇ ਹਨ। 


'ਕੁਥਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 105 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਸ਼ਹੀਦ ਪ੍ਰੇਮ ਸਿੰਘ 
ਪਿੰਡ ਗਗੜਪੁਰ, ਬਲਾਕ/ਤਹਿਸੀਲ ਤੇ ਜ਼ਿਲ੍ਹਾ ਸੈਗ੍ਰੂਰ 


ਸ਼ਹੀਦ ਪ੍ਰੇਮ ਸਿੰਘ ਨਹਿਲ (ਜ਼ਿਮੀਂਦਾਰ) ਸਪੁੱਤਰ ਸ. ਮਾਨ ਸਿੰਘ ਅਤੇ ਮਾਤਾ ਖੇਮ ਕੌਰ, ਪਿੰਡ ਗਗੜਪੁਰ 
ਹੁਣ ਬਲਾਕ/ਤਹਿਸੀਲ ਤੇ ਜ਼ਿਲ੍ਹਾ ਸੈਗਰੂਰ (ਉਦੋਂ ਰਿਆਸਤ ਜੀਂਦ) ਦੇ ਸਨ। ਸ. ਪ੍ਰੇਮ ਸਿੰਘ ਹੋਰੀਂ ਚਾਰ ਭਰਾ ਸਨ 
- ਪੈਜਾਬ ਸਿੰਘ, ਭੋਲਾ ਸਿੰਘ, ਖੜਕ ਸਿੰਘ, ਅਤੇ ਪ੍ਰੇਮ ਸਿੰਘ। 

ਸ. ਪ੍ਰੇਮ ਸਿੰਘ ਨੌਜਵਾਨ ਅਵਸਥਾ ਵਿਚ ਅਣਵਿਆਹੇ ਸ਼ਹੀਦ ਹੋਏ। ਸ. ਪ੍ਰੇਮ ਸਿੰਘ, ਮਲੇਰਕੋਟਲਾ ਸਾਕੇ ਦੇ 
ਸ਼ਹੀਦੀ ਕਾਂਡ ਵਿਚ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। 

ਸ਼ਹੀਦ ਪ੍ਰੇਮ ਸਿੰਘ ਦੇ ਭਰਾ ਪੈਜਾਬ ਸਿੰਘ ਦੇ ਪੁੱਤਰ ਹਜ਼ੂਰਾ ਸਿੰਘ ਦੇ ਪੁੱਤਰ ਰੱਬੀ ਸਿੰਘ ਦੇ ਪਰਿਵਾਰ ਅਗੇ 
ਚਲ ਰਹੇ ਹਨ। 


ਸ਼ਹੀਦ ਅਲਬੇਲ ਸਿੰਘ, ਸ਼ਹੀਦ ਚੜ੍ਹਤ ਸਿੰਘ, 
ਸ਼ਹੀਦ ਜਵਾਹਰ ਸਿੰਘ, ਸ਼ਹੀਦ ਚੜ੍ਹਤ ਸਿੰਘ, 
ਪਿੰਡ ਬਾਲੀਆਂ, ਬਲਾਕ/ਤਹਿਸੀਲ ਜ਼ਿਲ੍ਹਾ ਸੰਗਰੂਰ 


ਸ਼ਹੀਦ ਅਲਬੇਲ ਸਿੰਘ ਮਾਹਲ ਸਪੁੱਤਰ ਸ. ਸੁਜਾਨ ਸਿੰਘ ਜ਼ਿਮੀਂਦਾਰ, ਸ਼ਹੀਦ ਜਵਾਹਰ ਸਿੰਘ 
ਸਪੁੱਤਰ ਸ. ਊਧਮ ਸਿੰਘ (ਮਜ਼ਬੀ ਸਿੰਘ), ਪਿੰਡ ਬਾਲੀਆਂ (ਕੱਟੂ), ਜ਼ਿਲ੍ਹਾ ਸੈਗਰੂਰ (ਉਦੋਂ' ਥਾਣਾ ਸ਼ੇਰਪੁਰ ਰਿਆਸਤ 
ਪਟਿਆਲਾ) ਦੇ ਸਨ। ਇਹ ਦੋਵੇਂ ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ 18 ਜਨਵਰੀ 1872 ਨੂੰ ਤੋਪਾਂ ਨਾਲ 
ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਦੋ ਸਿੱਖ ਸਨ। ਸ਼ਹੀਦ ਚੜ੍ਹਤ ਸਿੰਘ ਸਪੁੱਤਰ ਸ. ਧਰਮ ਸਿੰਘ ਜ਼ਿਮੀਂਦਾਰ, 
ਸ਼ਹੀਦ ਚੜ੍ਹਤ ਸਿੰਘ ਸਪੁੱਤਰ ਸ. ਰਾਮ ਸਿੰਘ ਜ਼ਿਮੀਂਦਾਰ, ਪਿੰਡ ਬਾਲੀਆਂ (ਕੱਟੂ), ਜ਼ਿਲ੍ਹਾ ਸੈਗ੍ਰੂਰ ਦੇ ਸਨ। ਇਹ 
ਦੋਵੇਂ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। 
ਸ਼ਹੀਦ ਅਲਬੇਲ ਸਿੰਘ ਮਾਹਲ ਦਾ ਪਰਿਵਾਰ ਪਿੰਡ ਬਾਲੀਆਂ ਵਿਖੇ ਰਹਿੰਦਾ ਹੈ। 


ਸ਼ਹੀਦ ਕਾਹਨ ਸਿੰਘ 
ਪਿੰਡ ਲਹਿਰਾ, ਬਲਾਕ ਲਹਿਰਾਗਾਗਾ, ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ 
ਸ਼ਹੀਦ ਕਾਹਨ ਸਿੰਘ ਸਪੁੱਤਰ ਸ. ਡੱਲਾ ਸਿੰਘ (ਮਜ਼ਬੀ ਸਿੰਘ), ਪਿੰਡ ਲਹਿਰਾ, ਬਲਾਕ ਲਹਿਰਾਗਾਗਾ, 
ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ (ਉਦੋਂ ਥਾਣਾ ਸੁਨਾਮ ਰਿਆਸਤ ਪਟਿਆਲਾ) ਦੇ ਸਨ। ਆਪ ਮਲੇਰਕੋਟਲਾ 
ਸਾਕੇ ਦੇ ਸ਼ਹੀਦੀ ਕਾਂਡ ਵਿਚ 17 ਜਨਵਰੀ 1872 ਨੂੰ ਅੰਗ੍ਰੇਜ਼ ਹਕੂਮਤ ਵੱਲੋਂ' ਤੋਪਾਂ ਨਾਲ ਸ਼ਹੀਦ ਕੀਤੇ ਗਏ। 


'ਗੂਕਾ ਐਦੋਲਨੁ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 110 


੦੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


ਸ਼ਹੀਦ ਜੀਵਨ ਸਿੰਘ, 
ਪਿੰਡ ਫੂਲਦ, ਬਲਾਕ ਅਨਦਾਨਾ, ਤਹਿਸੀਲ ਮੂਨਕ, ਜ਼ਿਲ੍ਹਾ ਸੈਗਰੂਰ 


ਸ਼ਹੀਦ ਜੀਵਨ ਸਿੰਘ ਸਪੁੱਤਰ ਸ. ਧੌਕਲ ਸਿੰਘ ਜ਼ਿਮੀਂਦਾਰ, ਪਿੰਡ ਫੂਲ, ਜ਼ਿਲ੍ਹਾ ਸੈਗਰੂਰ (ਉਦੋਂ ਥਾਣਾ ਸੁਨਾਮ 
ਰਿਆਸਤ ਪਟਿਆਲਾ) ਦੇ ਸਨ। ਆਪ ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ 17 ਜਨਵਰੀ 1872 ਨੂੰ 
ਅੰਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ ਵਿਚੋਂ ਇਕ ਸਨ। 


ਸ਼ਹੀਦ ਰੂੜ ਸਿੰਘ 
ਪਿੰਡ ਮੱਲੂਮਾਜਰਾ, ਬਲਾਕ ਮਲੇਰਕੋਟਲਾ, ਤਹਿਸੀਲ ਧੂਰੀ ਜ਼ਿਲ੍ਹਾ ਸੈਗ੍ਰੂਰ 


ਸ਼ਹੀਦ ਰੂੜ ਸਿੰਘ ਸਪੁੱਤਰ ਸ. ਬੂਟਾ ਸਿੰਘ (ਰਾਮਗੜ੍ਹੀਏ ਸਿੱਖ), ਪਿੰਡ ਮੱਲੂਮਾਜਰਾ, ਜ਼ਿਲ੍ਹਾ ਸੰਗਰੂਰ (ਉਦੋਂ 
ਥਾਣਾ ਸ਼ੇਰਪੁਰ ਰਿਆਸਤ ਪਟਿਆਲਾ) ਦੇ ਸਨ। ਆਪ 18 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ 
ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਇਕ ਸਨ। 

ਸ਼ਹੀਦ ਰੂੜ ਸਿੰਘ ਅਣਵਿਆਹੇ ਸਨ। ਇਨ੍ਹਾਂ ਦਾ ਭਰਾ ਹਰੀ ਸਿੰਘ ਵਿਆਹਿਆ ਹੋਇਆ ਸੀ। ਇਸ ਦੇ ਇਕ 
ਪੁੱਤਰ ਬਚਨ ਸਿੰਘ ਤੇ ਇਕ ਧੀ ਬਚਨ ਕੌਰ ਸੀ। ਬਚਨ ਸਿੰਘ ਅਣਵਿਆਹਿਆ ਸੀ ਤੇ ਬਚਨ ਕੌਰ ਪਿੰਡ ਮੀਂਮਸਾ 
ਵਿਖੇ ਵਿਆਹੀ ਹੋਈ ਸੀ। ਬਚਨ ਕੌਰ ਦਾ ਪਰਿਵਾਰ ਮੀਂਮਸਾ ਵਿਖੇ ਰਹਿੰਦਾ ਹੈ। 


'ਗੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 111 


੦੦0੦1 €16ਘਹੂ ੧੦॥੧੦॥1€161੮0॥0&340੦11.੮੦॥॥ 


ਜ਼ਿਲ੍ਹਾ ਬਰਨਾਲਾ ਦੇ ਸ਼ਹੀਦ 


ਸ਼ਹੀਦ ਕਟਾਰ ਸਿੰਘ 
ਪਿੰਡ ਧਨੌਲਾ (ਪਿੰਡੀ ਜਵੈਧੇ), ਜ਼ਿਲ੍ਹਾ ਬਰਨਾਲਾ 


ਸ਼ਹੀਦ ਕਟਾਰ ਸਿੰਘ ਜਵੈਦਾ ਸਪੁੱਤਰ ਸ. ਟੇਕ ਸਿੰਘ ਜ਼ਿਮੀਂਦਾਰ, ਧਨੌਲਾ ਲਾਗੇ ਪਿੰਡ “ਜਵੈਦਾ ਪਿੰਡੀ” 
ਬਲਾਕ/ਤਹਿਸੀਲ ਤੇ ਜ਼ਿਲ੍ਹਾ ਬਰਨਾਲਾ (ਪਹਿਲੋਂ ਜ਼ਿਲ੍ਹਾ ਸੈਗਰੂਰ ਉਦੋਂ ਰਿਆਸਤ ਨਾਭਾ) ਦੇ ਸਨ। 


ਸ. ਕਟਾਰ ਸਿੰਘ 17 ਜਨਵਰੀ ਨੂੰ 18 ਸਾਲ ਦੀ ਉਮਰ ਵਿਚ ਅਣਵਿਆਹੇ ਸ਼ਹੀਦ ਹੋਏ। ਇਨ੍ਹਾਂ ਦਾ ਵੱਡਾ 
ਭਰਾ ਅਤਰ ਸਿੰਘ ਵਿਆਹਿਆ ਹੋਇਆ ਸੀ। ਇਹਨਾਂ ਦਾ ਪਰਿਵਾਰ ਸੀ। 


ਸ਼ਹੀਦ ਵਰਿਆਮ ਸਿੰਘ, ਸ਼ਹੀਦ ਨੱਥਾ ਸਿੰਘ 
ਸ਼ਹਿਰ ਬਰਨਾਲਾ, ਤਹਿਸੀਲ ਬਲਾਕ ਤੇ ਜ਼ਿਲ੍ਹਾ ਬਰਨਾਲਾ 


ਸ਼ਹੀਦ ਵਰਿਆਮ ਸਿੰਘ ਸਪੁੱਤਰ ਸ. ਮੱਖਣ ਸਿੰਘ ਜ਼ਿਮੀਂਦਾਰ ਅਤੇ ਸ਼ਹੀਦ ਨੱਥਾ ਸਿੰਘ ਸਪੁੱਤਰ ਸ. ਬੱਧ 
ਸਿੰਘ ਜ਼ਿਮੀਂਦਾਰ ਸ਼ਹਿਰ ਬਰਨਾਲਾ ਦੇ ਦੋਵੇਂ ਭਰਾ ਸਨ। ਸ. ਵਰਿਆਮ ਸਿੰਘ ਤੇ ਸ. ਨੱਥਾ ਸਿੰਘ 37 ਜਨਵਰੀ 
1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ ਵਿਚੋਂ ਦੋ ਸਿੱਖ ਸਨ। 


ਸ਼ਹੀਦ ਚਤਰ ਸਿੰਘ ਅਤੇ ਸ਼ਹੀਦ ਰਤਨ ਸਿੰਘ 
ਪਿੰਡ ਗੁਮਟੀ, ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਬਰਨਾਲਾ 


ਸ਼ਹੀਦ ਚਤਰ ਸਿੰਘ ਸਪੁੱਤਰ ਸ. ਗੁਲਾਬ ਸਿੰਘ ਅਤੇ ਸ਼ਹੀਦ ਰਤਨ ਸਿੰਘ ਸਪੁੱਤਰ ਸ. ਚਤਰ ਸਿੰਘ ਇਹ 
ਦੋਵੇਂ ਜ਼ਿਮੀਂਦਾਰ ਪਿਓ ਪੁੱਤਰ ਪਿੰਡ ਗੁਮਟੀ ਹੁਣ ਬਲਾਕ ਸ਼ੇਰਪੁਰ, ਤਹਿਸੀਲ ਧੂਰੀ, ਜ਼ਿਲ੍ਹਾ ਸੰਗਰੂਰ (ਉਦੋਂ 
ਰਿਆਸਤ ਪਟਿਆਲਾ) ਦੇ ਸਨ। ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਇਨ੍ਹਾਂ ਦੋਨਾਂ ਸਿੱਖਾਂ ਨੂੰ 17 ਜਨਵਰੀ 
ਨੂੰ ਤੋਪਾਂ ਨਾਲ ਸ਼ਹੀਦ ਕੀਤਾ ਗਿਆ। 


'ਗੁਕਾ ਐਦੋਲਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 112 


੦0੦1 €16ਘਹੂ ।0੦॥੧੦॥1€1610॥)&340੦11.੮੦॥॥ 


ਸ਼ਹੀਦ ਬੀਰ ਸਿੰਘ, ਸ਼ਹੀਦ ਵਰਿਆਮ ਸਿੰਘ 
ਪਿੰਡ ਮੂੰਮ, ਬਲਾਕ ਮਹਿਲ ਕਲਾਂ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 


ਸ਼ਹੀਦ ਬੀਰ ਸਿੰਘ ਸੇਖੋਂ ਸਪੁੱਤਰ ਸ. ਸੁਹੇਲ ਸਿੰਘ ਜ਼ਿਮੀਂਦਾਰ ਅਤੇ ਸ਼ਹੀਦ ਵਰਿਆਮ ਸਿੰਘ ਸਪੁੱਤਰ ਸ. 
ਨਗਾਹੀਆ ਸਿੰਘ ਜ਼ਿਮੀਂਦਾਰ, ਪਿੰਡ ਮੂੰਮ, ਹੁਣ ਬਲਾਕ ਮਹਿਲ ਕਲਾਂ, ਤਹਿਸੀਲ ਤੇ ਜ਼ਿਲ੍ਹਾ ਬਰਨਾਲਾ (ਉਦੋਂ 
ਥਾਣਾ ਭਦੌੜ ਰਿਆਸਤ ਪਟਿਆਲਾ) ਦੇ ਸਨ। ਇਹ ਦੇਵੇਂ 17 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ 
ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ ਵਿਚੋਂ ਦੇ ਸਿੱਖ ਸਨ। 


ਕੂਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 133 


੦੦0੦1 €16॥ਘਹੂ 0੦॥੧੦॥1€161੦॥)&340੦11.੮੦॥॥ 


ਜ਼ਿਲ੍ਹਾ ਬਠਿੰਡਾ ਦੇ ਸ਼ਹੀਦ 


ਸ਼ਹੀਦ ਹਰਨਾਮ ਸਿੰਘ 
ਪਿੰਡ ਮੈਡੀ ਕਲਾਂ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਹਰਨਾਮ ਸਿੰਘ ਭੁੱਲਰ ਸਪੁੱਤਰ ਸ. ਦਲੇਲ ਸਿੰਘ ਜ਼ਿਮੀਂਦਾਰ, ਪਿੰਡ ਮੈਡੀ ਕਲਾਂ, ਹੁਣ ਬਲਾਕ 
17 ਜਨਵਰੀ 1872 ਨੂੰ ਕਰੀਬ 22 ਸਾਲ ਦੀ ਨੌਜਵਾਨ ਅਵਸਥਾ ਵਿਚ ਤੋਪਾਂ ਨਾਲ ਸ਼ਹੀਦ ਕੀਤੇ ਗਏ। 
ਸ਼ਹੀਦ ਹਰਨਾਮ ਸਿੰਘ ਦੇ ਭਰਾ ਹਰਦਿੱਤ ਸਿੰਘ ਦਾ ਪਰਿਵਾਰ ਚਲ ਰਿਹਾ ਹੈ। 


ਸ਼ਹੀਦ ਮਹਾਂ ਸਿੰਘ 
ਪਿੰਡ ਚਾਓ ਕੇ, ਬਲਾਕ ਰਾਮਪੁਰਾ, ਤਹਿਸੀਲ ਭੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਮਹਾਂ ਸਿੰਘ ਢਿੱਲੋਂ ਸਪੁੱਤਰ ਸ. ਮੋਗਲ ਸਿੰਘ ਜ਼ਿਮੀਂਦਾਰ, ਪਿੰਡ ਚਾਓ ਕੇ, ਹੁਣ ਬਲਾਕ ਰਾਮਪੁਰਾ, 
ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ (ਉਦੋਂ ਥਾਣਾ ਮੌੜ ਰਿਆਸਤ ਪਟਿਆਲਾ) ਦੇ ਸਨ। ਆਪ ਮਲੇਰਕੋਟਲਾ ਸਾਕੇ 
ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਕਰੀਬ 19 ਸਾਲ ਦੀ 
ਨੌਜਵਾਨ ਅਵਸਥਾ 'ਚ ਸ਼ਹੀਦ ਕੀਤੇ ਗਏ। 
ਸ਼ਹੀਦ ਮਹਾਂ ਸਿੰਘ ਢਿੱਲੋ ਦੇ ਭਰਾ ਕਾਕੂ ਸਿੰਘ ਦਾ ਪਰਿਵਾਰ ਚਲ ਰਿਹਾ ਹੈ। 


ਸ਼ਹੀਦ ਬਸੈਤ ਸਿੰਘ 
ਪਿੰਡ ਸੇਲਬਰਾਹ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਬਸੋਤ ਸਿੰਘ ਸਪੁੱਤਰ ਸ. ਸੁਜਾਨ ਸਿੰਘ (ਮਜ਼ਬੀ), ਪਿੰਡ ਸੇਲਬਰਾਹ, ਹੁਣ ਬਲਾਕ ਰਾਮਪੁਰਾ, 
ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ (ਉਦੋਂ ਥਾਣਾ ਫੂਲ ਰਿਆਸਤ ਪਟਿਆਲਾ) ਦੇ ਸਨ। ਆਪ ਮਲੇਰਕੋਟਲਾ ਸਾਕੇ 
ਦੇ ਸ਼ਹੀਦੀ ਕਾਂਡ ਵਿਚ ਅੰਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਨੌਜਵਾਨ ਅਵਸਥਾ “ਚ 
ਸ਼ਹੀਦ ਕੀਤੇ ਗਏ। 


ਕੂਕਾ ਐਦੋਲਨ' ਦੇ ਮਹਾਨ ਸੁਤੈਰਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 114 


੦੦0੦1 €16॥ਘਹੂ ।0੦॥੧੦॥1€161੦॥0&340੦11.੮੦॥॥ 


ਸ਼ਹੀਦ ਖ਼ਜਾਨ ਸਿੰਘ 
ਪਿੰਡ ਪੀਰ ਕੋਟ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਖਜਾਨ ਸਿੰਘ (ਮਜ਼ਬੀ ਸਿੱਖ) ਸਪੁੱਤਰ ਸ. ਭਗਵਾਨ ਸਿੰਘ, ਪਿੰਡ ਪੀਰਕੋਟ, ਹੁਣ ਬਲਾਕ ਰਾਮਪੂਰਾ, 
ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ ਦੇ ਸਨ। ਸ. ਖਜਾਨ ਸਿੰਘ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਹੋਏ। 

ਕਿਹਾ ਜਾਂਦਾ ਹੈ ਕਿ ਸ਼ਹੀਦੀ ਸਾਕੇ ਸਮੇਂ ਇਕ ਸਰਦਾਰ ਹਰਨਾਮ ਸਿੰਘ ਮਾਨ ਨੇ ਇਨ੍ਹਾਂ ਨੂੰ ਪਛਾਣ ਕੇ ਕਿਹਾ, 
“ਤੂੰ ਤਾਂ ਪੀਰਕੋਟ ਪਿੰਡ ਦਾ ਹੈ ਅਤੇ ਮੇਰੇ ਰਿਸ਼ਤੇਦਾਰ ਦਾ ਸੀਰੀ (ਕਾਮਾ) ਹੈਂ। ਤੂੰ ਜਾਤ ਦਾ ਮਜ਼ਬੀ ਹੈਂ। ਇਨ੍ਹਾਂ ਮਰਣ 
ਆਏ ਬਾਗ਼ੀ ਕੂਕੇ ਜਿਮੀਂਦਾਰਾਂ ਨਾਲ ਤੇਰਾ ਕੀ ਮੇਲ ਹੈ ? ਤੂੰ ਕਿਓਂ ਏਥੇ ਆਪਣੀ ਜਿੰਦ ਗੁਆਉਣ ਆਇਆਂ ਹੈ 
? ਤੂੰ ਸਰਕਾਰ ਕੋਲੋਂ ਮਾਫ਼ੀ ਮੈਗ ਲੈ, ਕਹਿ ਦੇ ਕਿ ਮੈਂ ਜਾਤ ਦਾ ਮਜ਼ਬੀ ਹਾਂ ਅਤੇ ਮੇਰਾ ਇਨ੍ਹਾਂ ਮਸਤਾਨੇ ਬਾਗ਼ੀ 
ਕੂਕਿਆਂ ਨਾਲ ਕੋਈ ਸਾਥ ਨਹੀਂ। ਤੇਰੀ ਜਾਨ ਬਚ ਜਾਵੇਗੀ” 

ਸਰਦਾਰ ਦੀਆਂ ਇਹ ਗੱਲਾਂ ਸੁਣ ਕੇ ਸ਼ਹੀਦ ਖਜਾਨ ਸਿੰਘ ਨੇ ਜਵਾਬ ਦਿੱਤਾ, “ਸਰਦਾਰਾ, ਤੂੰ ਮੈਨੂੰ ਪਛਾਨਣ 
ਵਿਚ ਗਲਤੀ ਕੀਤੀ ਹੈ। ਨਾ ਮੈਂ ਕਿਸੇ ਦਾ ਸੀਰੀ ਹਾਂ ਅਤੇ ਨਾ ਹੀ ਪੀਰਕੋਟ ਮੇਰਾ ਪਿੰਡ ਹੈ। ਮੈ' ਸ੍ਰੀ ਸਤਿਗੁਰੂ ਰਾਮ 
ਸਿੰਘ ਜੀ ਦਾ ਕੂਕਾ ਸਿੰਘ ਹਾਂ ਅਤੇ ਸ੍ਰੀ ਭੈਣੀ ਸਾਹਿਬ ਦਾ ਵਾਸੀ ਹਾਂ। ਮੈ ਮਾਫ਼ੀ ਨਹੀਂ ਮੈਗਣੀ, ਮੈਂ ਆਪਣੇ ਸਾਥੀਆਂ 
ਨਾਲ ਇਥੇ ਸ਼ਹੀਦ ਹੋਣ ਆਇਆ ਹਾਂ। ਗ਼ੁਲਾਮੀ ਦੀ ਜਿੰਦਗੀ ਜਿਉਣ ਨਾਲੋਂ ਮੈਨੂੰ ਮੌਤ ਕਬੂਲ ਹੈ। ਮੈਂ ਆਪਣੇ 
ਦੇਸ਼ ਧਰਮ ਅਤੇ ਗਊ ਗ਼ਰੀਬ ਦੀ ਰੱਖਿਆ ਬਦਲੇ ਆਪਣੀ ਜਾਨ ਵਾਰਨ ਆਇਆ ਹਾਂ। ” 

ਸ਼ਹੀਦ ਖਜਾਨ ਸਿੰਘ ਨੇ ਤੋਪ ਦੇ ਅਗੇ ਖੜ੍ਹੇ ਹੋ ਕੇ ਸ਼ਹੀਦੀ ਦਿੱਤੀ ਅਤੇ ਆਪਣੇ ਸਾਥੀਆਂ ਨਾਲ ਜਾ ਰਲੋਂ। 


ਸ਼ਹੀਦ ਵਰਿਆਮ ਸਿੰਘ, ਸ਼ਹੀਦ ਮੋਗਾ ਸਿੰਘ 
ਅਤੇ ਸ਼ਹੀਦ ਅਤਰ ਸਿੰਘ 
ਪਿੰਡ ਮਹਿਰਾਜ, ਤਹਿਸੀਲ ਤੇ ਬਲਾਕ ਭੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਵਰਿਆਮ ਸਿੰਘ ਸਿੱਧੂ ਸਪੁੱਤਰ ਸ. ਅਮਰੀਕ ਸਿੰਘ, ਸ਼ਹੀਦ ਮੋਗਾ ਸਿੰਘ ਸਿੱਧੂ ਸਪੁੱਤਰ ਸ. ਸਾਹਿਬ 
ਸਿੰਘ ਅਤੇ ਸ਼ਹੀਦ ਅਤਰ ਸਿੰਘ ਸਿੱਧੂ ਸਪੁੱਤਰ ਸ. ਭਾਗ ਸਿੰਘ, ਪਿੰਡ ਮਹਿਰਾਜ, ਹੁਣ ਬਲਾਕ/ਤਹਿਸੀਲ ਫੂਲ, 
ਜ਼ਿਲ੍ਹਾ ਬਠਿੰਡਾ ਦੇ ਸਨ। 

ਇਹ ਤਿੰਨੋਂ ਨੌਜਵਾਨ ਅਵਸਥਾ ਵਿਚ ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਅੰਗ੍ਰੇਜ਼ ਹਕੂਮਤ ਦੁਆਰਾ 
ਤੋਪਾਂ ਨਾਲ ਸ਼ਹੀਦ ਕੀਤੇ ਗਏ। ਸ. ਮੋਗਾ ਸਿੰਘ ਤੇ ਸ. ਅਤਰ ਸਿੰਘ 17 ਜਨਵਰੀ ਅਤੇ ਸ. ਵਰਿਆਮ ਸਿੰਘ 18 
ਜਨਵਰੀ 1872 ਨੂੰ ਸ਼ਹੀਦ ਕੀਤੇ ਗਏ। 

ਇਹ ਮਹਾਰਾਜਾ ਪਟਿਆਲਾ ਦੇ ਖਾਨਦਾਨ ਵਿਚੋਂ ਸਨ। ਇਨ੍ਹਾਂ ਨੂੰ ਛੱਡ ਦੇਣ ਲਈ ਮਹਾਰਾਜਾ ਪਟਿਆਲਾ 
ਰਾਹੀਂ ਸਿਫਾਰਸ਼ ਆਈ। ਇਨ੍ਹਾਂ ਦਾ ਕੱਦ ਮੱਧਰਾ ਸੀ ਸੋ ਇਨ੍ਹਾਂ ਨੂੰ ਬਚਾਉਣ ਲਈ ਇਨ੍ਹਾਂ ਦੇ ਮੱਧਰੇ ਕੱਦ ਦਾ 


'ਗੁਕਾ ਐਦੋਲਨ' ਦੇ ਮਹਾਨ ਸ਼ੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 115 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


ਬਹਾਨਾ ਬਣਾ ਕੇ ਐਗ੍ਜ਼ ਹਾਕਮ ਨੇ ਵਰਿਆਮ ਸਿੰਘ ਨੂੰ ਕਿਹਾ, 

“ਤੂ ਤੋਪ ਅੱਗੋਂ ਹੱਟ ਜਾ, ਤੇਰਾ ਕੱਦ ਛੋਟਾ ਹੈ ਜਿਸ ਕਰਕੇ ਤੋਪ ਦੇ ਸਾਹਮਣੇ ਤੇਰੀ ਛਾਤੀ ਮੇਚ ਨਹੀਂ 
ਆਉਂਦੀ”। 

ਪਰ ਇਹ ਬਹਾਦੁਰ ਸੂਰਮਾ ਇਕ ਦਮ ਦੌੜਿਆ ਅਤੇ ਲਾਗਲੇ ਖੇਤਾਂ ਵਿਚੋਂ ਮਿੱਟੀ ਦੀਆਂ ਢੀਮਾਂ ਇਕੱਠੀਆਂ 
ਕਰ ਲਿਆਇਆ ਅਤੇ ਉਹਨਾਂ ਦਾ ਥੜਾ ਬਣਾ ਕੇ ਉਸ ਉੱਪਰ ਖੜਾ ਹੋ ਕੇ ਕਹਿਣ ਲੱਗਾ, 

“ਵੇਖ ਬਿੱਲਿਆ, ਹੁਣ ਤਾਂ ਮੇਰਾ ਕੱਦ ਛੋਟਾ ਨਹੀਂ, ਹੁਣ ਮੈਂ ਤੇਰੀ ਤੋਪ ਦੇ ਸਾਹਮਣੇ ਪੂਰਾ ਹਾਂ, ਤੂੰ ਤੋਪ 
ਚਲਾ”। 

ਤੋਪਚੀ ਨੇ ਤੋਪ ਚਲਾਈ ਅਤੇ ਵਰਿਆਮ ਸਿੰਘ, ਅੰਗੇਜ਼ ਦੀ ਤੋਪ ਦਾ ਹਾਣੀ ਬਣ ਤੂੰਬਾ-ਤੂੰਬਾ ਉੱਡ ਸ਼ਹੀਦ 
ਹੋ ਆਪਣੇ ਸਾਥੀਆਂ ਨਾਲ ਜਾ ਰਲਿਆ। ਸ਼ਹੀਦ ਹੋਣ ਸਮੇਂ ਉਹ ਕੀਬ 22 ਸਾਲ ਦੀ ਉਮਰ ਦਾ ਸੀ। 

ਇਨ੍ਹਾਂ ਤਿੰਨਾਂ ਸ਼ਹੀਦਾਂ ਦੇ ਪਰਿਵਾਰ ਪਿੰਡ ਮਹਿਰਾਜ ਅਤੇ ਹੋਰ ਕਈ ਵੱਖੋ ਵੱਖ ਥਾਵਾਂ 'ਤੇ ਰਹਿੰਦੇ ਹਨ। 


ਸ਼ਹੀਦ ਹੀਰਾ ਸਿੰਘ 
ਪਿੰਡ ਪਿੱਥੋ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਹੀਰਾ ਸਿੰਘ ਸਪੁੱਤਰ ਸ. ਵੀਰ ਸਿੰਘ ਜ਼ਿਮੀਂਦਾਰ, ਪਿੰਡ ਪਿੱਥੋ, ਹੁਣ ਬਲਾਕ ਰਾਮਪੁਰਾ, ਤਹਿਸੀਲ 
ਫੂਲ, ਜ਼ਿਲ੍ਹਾ ਬਠਿੰਡਾ ਦੇ ਸਨ। ਸ. ਹੀਰਾ ਸਿੰਘ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ 
ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। 


ਸ਼ਹੀਦ ਕੇਸਰ ਸਿੰਘ 
ਪਿੰਡ ਗਿੱਲ ਕਲਾਂ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸ਼ਹੀਦ ਕੇਸਰ ਸਿੰਘ ਕੈਂਥ (ਛੀਂਬੇ ਅਰਥਾਤ ਦਰਜੀ) ਸਪੁੱਤਰ ਸ. ਧਿਆਨ ਸਿੰਘ ਪਿੰਡ ਗਿੱਲ ਹੁਣ ਬਲਾਕ 
ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ (ਉਦੋਂ ਥਾਣਾ ਫੂਲ, ਇਲਾਕਾ ਨਾਭਾ) ਦੇ ਸਨ। 
ਸ. ਕੇਸਰ ਸਿੰਘ ਅਣਵਿਆਹੇ ਨੌਜਵਾਨ ਅਵਸਥਾ ਵਿਚ ਸ਼ਹੀਦ ਹੋਏ। ਸ਼ਹੀਦ ਕੇਸਰ ਸਿੰਘ ਦੇ ਇਕ ਭਰਾ 


ਸ. ਵਰਿਆਮ ਸਿੰਘ ਦਾ ਪਰਿਵਾਰ ਰਾਮਪੁਰਾ ਫੂਲ ਵਿਖੇ ਰਹਿੰਦਾ ਹੈ। ਸ਼ਹੀਦ ਕੇਸਰ ਸਿੰਘ ਦਾ ਦੂਜਾ ਭਰਾ ਕਾਹਨ 
ਸਿੰਘ ਅਣਵਿਆਹਿਆ ਰਿਹਾ। 


ਸ. ਕੇਸਰ ਸਿੰਘ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਅੰਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 
ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। 


'ਜ਼ੁਕਾ ਐਦੋਣਨ' ਦੇ ਮਰਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 116 . 


੦੦0੦1 €16ਘਹੂ ।੧੦॥੧੦॥1€1610॥)&30੦11.੮੦॥॥ 


ਜ਼ਿਲ੍ਹਾ ਲੁਧਿਆਣਾ ਦੇ ਸ਼ਹੀਦ 


ਸ਼ਹੀਦ ਵਜ਼ੀਰ ਸਿੰਘ, ਸ਼ਹੀਦ ਸੁਜਾਨ ਸਿੰਘ, ਸ਼ਹੀਦ ਬੇਲਾ ਸਿੰਘ, 
ਸ਼ਹੀਦ ਸ਼ੋਭਾ ਸਿੰਘ, ਸ਼ਹੀਦ ਸੇਧਾ ਸਿੰਘ, ਸ਼ਹੀਦ ਨੱਥਾ ਸਿੰਘ 
ਪਿੰਡ ਰਬੋਂ ਉੱਚੀ, ਬਲਾਕ ਡੇਹਲੋਂ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ 


ਸ਼ਹੀਦ ਵਜ਼ੀਰ ਸਿੰਘ ਸਪੁੱਤਰ ਸ. ਬਾਰਾ ਸਿੰਘ ਜ਼ਿਮੀਂਦਾਰ, ਪਿੰਡ ਰਥੋਂ, ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ 
ਡੇਹਲੋ' ਜ਼ਿਲ੍ਹਾ ਲੁਧਿਆਣਾ) 17 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 
ਸਿੱਖਾਂ ਵਿਚੋਂ ਇਕ ਸਨ। 
ਸ਼ਹੀਦ ਸੁਜਾਨ ਸਿੰਘ ਝਿਉਂਟ (ਰਾਮਗੜ੍ਹੀਏ ਸਿੱਖ) ਸਪੁੱਤਰ ਸ. ਸੁੱਚਾ ਸਿੰਘ, ਸ਼ਹੀਦ ਬੇਲਾ ਸਿੰਘ ਸਪੁੱਤਰ 
ਸ. ਰਾਮ ਸਿੰਘ (ਜੁਲਾਹੇ ਸਿੱਖ), ਦੋ ਭਰਾ ਸ਼ਹੀਦ ਸ਼ੋਭਾ ਸਿੰਘ ਅਤੇ ਸ਼ਹੀਦ ਸੇਧਾ ਸਿੰਘ ਸਪੁੱਤਰ ਸ. ਦਯਾ ਸਿੰਘ 
ਜ਼ਿਮੀਂਦਾਰ, ਪਿੰਡ ਰਬੋਂ, ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਡੋਹਲੋਂ ਜ਼ਿਲ੍ਹਾ ਲੁਧਿਆਣਾ) 18 ਜਨਵਰੀ 1872 ਨੂੰ 
ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਚਾਰ ਸਿੱਖ ਸਨ। 
ਸ. ਨੱਥਾ ਸਿੰਘ ਪਿੰਡ ਰਥੋਂ ਦੇ ਮਲੇਰਕੋਟਲਾ ਸਾਕੇ ਸਮੇਂ ਲੜਦਿਆਂ ਸ਼ਹੀਦ ਹੋਏ। 


ਸ਼ਹੀਦ ਕਾਹਨ ਸਿੰਘ 
ਪਿੰਡ ਸੰਗੋਵਾਲ, ਬਲਾਕ/ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ 


ਸ਼ਹੀਦ ਕਾਹਨ ਸਿੰਘ ਦਿਓਗੁਣ (ਰਾਮਗੜ੍ਹੀਏ ਸਿੱਖ) ਸਪੁੱਤਰ ਸ. ਹਰਗੁਲਾਲ ਸਿੰਘ, ਪਿੰਡ ਸੈਗੋਵਾਲ, 
ਬਲਾਕ/ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ ਦੇ ਸਨ। ਸ. ਕਾਹਨ ਸਿੰਘ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ 
ਅੰਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ ਕੀਤੇ ਗਏ। 

ਸ. ਕਾਹਨ ਸਿੰਘ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਅਤਿਐਤ ਸ਼ਰਧਾਲੂ ਅਤੇ ਮਸਤਾਨੀ ਬਿਰਤੀ ਵਾਲੇ ਸਿੱਖ 
ਸਨ। ਇਨ੍ਹਾਂ ਦਾ ਵਿਆਹ ਬੀਬੀ ਜੱਸਾਂ ਨਾਲ ਹੋਇਆ। ਸ. ਕਾਹਨ ਸਿੰਘ ਦਾ ਇਕ ਪੁੱਤਰ ਸੇਵਾ ਸਿੰਘ 
ਅਣਵਿਆਹਿਆ ਹੀ ਇਕ ਦੁਰਘਟਨਾ ਵਿਚ ਚੜ੍ਹਾਈ ਕਰ ਗਿਆ ਸੀ। ਇਨ੍ਹਾਂ ਦੇ ਦੂਜੇ ਪੁੱਤਰ ਬਿਸ਼ਨ ਸਿੰਘ ਤੇ 
ਧੀ ਹਰ ਕੌਰ ਦਾ ਪਰਿਵਾਰ ਚਲ ਰਿਹਾ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਤਾਇਆ ਸ. ਨੱਥਾ ਸਿੰਘ ਦੇ ਪੁੱਤਰ 
ਗੁਲਾਬ ਸਿੰਘ ਦੀ ਧੀ ਬਿਸ਼ਨ ਕੌਰ, ਸ਼ਹੀਦ ਕਾਹਨ ਸਿੰਘ ਦੀ ਨੂੰਹ ਅਤੇ ਸ. ਬਿਸ਼ਨ ਸਿੰਘ ਦੀ ਪਤਨੀ ਸੀ। 


-ਗੁਥਾ ਐਦੋਲਨ' ਚੇ ਮਹਾਨ ਲੁਰੇਤਰਤਾ ਸੈਗਰਾਮੀ-ਨਾਮਧਾਰੀ ਬਰੀਦ #“॥7 


੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਮਲੋਰਕੋਟਲੇ ਸਾਕੇ ਦੇ ਸ਼ਹੀਦੀ ਕਾਂਡ ਤੋਂ ਬਾਅਦ ਐਗ੍ਰੇਜ਼ ਹਕੂਮਤ ਨੇ ਸੀ ਸਤਿਗੁਰੂ ਰਾਮ ਸਿੰਘ ਜੀ ਨੂੰ 
ਜਲਾਵਤਨ ਕਰ ਕੇ ਬਰਮਾ (ਰੋਗੂਨ) ਭੇਜ ਦਿੱਤਾ ਅਤੇ ਦੇਸ਼ ਭਗਤੀ ਦੀ ਲਹਿਰ 'ਕੂਕਾ ਐਦੋਲਨ” ਨੂੰ ਕੁਚਲਣ 
ਲਈ ਹਰ ਸੈਭਵ ਯਤਨ ਕੀਤੇ । ਐਗੇਜ਼ ਹਾਕਮਾਂ ਨੇ ਇਹ ਫ਼ਰਮਾਨ ਜਾਰੀ ਕੀਤਾ ਕਿ ਪਿੰਡ ਪਿੰਡ ਜਾ ਕੇ ਕੂਕਿਆਂ 
ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ। ਪਿੰਡ ਸੈਗੋਵਾਲ ਵੀ ਇਕ ਥਾਣੇਦਾਰ ਅਤੇ ਕੁਝ ਸਿਪਾਹੀ ਭੇਜੇ ਗਏ। 
ਸੰਗੋਵਾਲ ਵਿਚ ਸਿਰਫ਼ ਸ਼ਹੀਦ ਬਾਬਾ ਕਾਹਨ ਸਿੰਘ ਦਾ ਘਰ ਹੀ ਕੂਕਿਆਂ ਦਾ ਸੀ। ਸੇਵਾ ਸਿੰਘ ਬਾਰਾਂ ਅਤੇ ਬਿਸ਼ਨ 
ਸਿੰਘ ਕੀਬ ਦਸ ਸਾਲ ਦੀ ਉਮਰ ਦੇ ਸਨ। ਹਰ ਕੌਰ ਉਹਨਾਂ ਤੋਂ ਛੋਟੀ ਸੀ। ਪਿੰਡ ਦੇ ਦਰਵਾਜ਼ੇ 'ਤੇ ਸਾਰੇ ਪਰਿਵਾਰਾਂ 
ਨੂੰ ਬੁਲਾ ਭੇਜਿਆ। ਥਾਣੇਦਾਰ ਕਹਿਣ ਲੱਗਾ “ਬੱਚਿਓ-ਤੁਸੀਂ ਇਹ ਬਿਆਨ ਦੇ ਦਿਓ ਕਿ ਤੁਹਾਡਾ ਕੂਕਿਆਂ ਨਾਲ 
ਕੋਈ ਸੈਬੈਧ ਨਹੀਂ। ਅਗੋਂ ਲਈ ਤੁਸੀਂ ਬਾਬਾ ਕਾਹਨ ਸਿੰਘ ਵਾਲਾ ਸ਼ਹੀਦੀ ਜਜ਼ਬਾ ਅਤੇ ਦੇਸ਼-ਭਗਤੀ ਦੀ ਭਾਵਨਾ 
ਨਹੀਂ ਰੱਖੋਗੇ ਅਤੇ ਤੁਸੀਂ ਐਗਰੇਜ਼ਾਂ ਦੇ ਵਫਾਦਾਰ ਬਣ ਕੇ ਰਹੋਗੇ।” 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਨ੍ਹਾਂ ਬੱਚਿਆਂ ਦੇ ਮਨੋਬਲ ਨੂੰ ਤਕੜਾ ਬਣਾ ਦਿੱਤਾ। ਬੱਚੇ ਥਾਣੇਦਾਰ ਨੂੰ 
ਕਹਿਣ ਲੱਗੇ, “ਸਾਨੂੰ ਵੀ ਉਥੇ ਹੀ ਲੈ ਚਲੋਂ, ਜਿਥੇ ਸਾਡੇ ਪਿਤਾ ਜੀ ਸ਼ਹੀਦ ਹੋਏ ਹਨ। ਅਸੀਂ ਐਗ੍ਰਜ਼ਾਂ ਦੀ ਗੁਲਾਮੀ 
ਭਰੀ ਜ਼ਿੰਦਗੀ ਜਿਉਂ ਕੇ ਕੀ ਕਰਨਾ ਹੈ। ਸਾਡੇ ਰਾਖੇ ਸਰੀ ਸਤਿਗੁਰੂ ਰਾਮ ਸਿੰਘ ਜੀ ਹਨ। ਉਹ ਸਾਨੂੰ ਆਪਣੀ ਗੋਦ 
ਵਿਚ ਸਮੇਟ ਲੈਣਗੇ।” 

_ਥਾਣੇਦਾਰ ਚੁਪ ਚਾਪ ਵਾਪਸ ਚਲਾ ਗਿਆ। 

ਆਪਣੀ ਮਾਤਾ ਜੱਸਾਂ ਦੀ ਸਰਪ੍ਰਸਤੀ ਹੇਠ ਇਹ ਬੱਚੇ ਜਵਾਨ ਹੋਏ। 

ਸ਼ਹੀਦ ਕਾਹਨ ਸਿੰਘ ਦਾ ਬਹੁਤ ਵੱਡਾ ਪਰਿਵਾਰ ਹੈ। ਇਹ ਪਰਿਵਾਰ ਪਿੰਡ ਸੰਗੋਵਾਲ, ਲੁਧਿਆਣਾ ਅਤੇ ਹੋਰ 
ਵੱਖੋ ਵੱਖ ਥਾਵਾਂ ਤੇ ਰਹਿੰਦਾ ਹੈ। 


ਸ਼ਹੀਦ ਰੂੜ ਸਿੰਘ 
ਪਿੰਡ ਬਿਸ਼ਨਪੁਰਾ, ਬਲਾਕ ਦੋਰਾਹਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ 


ਸ਼ਹੀਦ ਰੂੜ ਸਿੰਘ ਸਪੁੱਤਰ ਸ. ਜੱਸਾ ਸਿੰਘ ਜ਼ਿਮੀਂਦਾਰ, ਪਿੰਡ ਬਿਸ਼ਨਪੁਰਾ, ਹੁਣ ਬਲਾਕ ਦੋਰਾਹਾ 
ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਸਾਹਿਬਗੜ੍ਹ, ਜ਼ਿਲ੍ਹਾ ਲੁਧਿਆਣਾ) ਦੇ ਸਨ। ਸ. ਰੂੜ ਸਿੰਘ, 


ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ 
ਕੀਤੇ ਗਏ। 


ਸ਼ਹੀਦ ਡੂਪ ਸਿੰਘ 
ਪਿੰਡ ਦੀਵਾ ਮੈਡੇਰ, ਬਲਾਕ ਖੈਨਾ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ 


ਸ਼ਹੀਦ ਭੂਪ ਸਿੰਘ ਸਪੁੱਤਰ ਸ. ਭੂਰਾ ਸਿੰਘ ਮੰਡੇਰ ਜ਼ਿਮੀਂਦਾਰ, ਪਿੰਡ ਦੀਵਾ ਮੈਡੇਰ, ਹੁਣ ਬਲਾਕ ਖੈਨਾਂ 
ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਡੇਹਲੋਂ', ਜ਼ਿਲ੍ਹਾ ਲੁਧਿਆਣਾ) ਦੇ ਸਨ। ਸ. ਭੂਪ ਸਿੰਘ, 


'ਜੁਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 118 


੦੦0੦1 €16ਘਹੂ ।੧੦੧੦॥1€1610॥)&340੦11.੮੦॥॥ 


ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਅੰਗੇੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ 
ਕੀਤੇ ਗਏ। ਸ. ਭੂਪ ਸਿੰਘ ਅਣਵਿਆਹੇ ਸ਼ਹੀਦ ਹੋਏ। ਇਨ੍ਹਾਂ ਦੇ ਭਰਾਵਾਂ ਦੇ ਪਰਿਵਾਰ ਪਿੰਡ ਦੀਵਾ ਮੰਡੇਰ ਵਿਖੇ 
ਰਹਿੰਦੇ ਹਨ। 


ਸ਼ਹੀਦ ਦੇਵਾ ਸਿੰਘ ਗਰੇਵਾਲ 
ਪਿੰਡ ਲੋਹਗੜ੍ਹ, ਬਲਾਕ ਪੱਖੋਵਾਲ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ 


ਸ਼ਹੀਦ ਦੇਵਾ ਸਿੰਘ ਗਰੇਵਾਲ ਸਪੁੱਤਰ ਸ. ਹਕੂਮਤ ਸਿੰਘ ਜ਼ਿਮੀਂਦਾਰ, ਪਿੰਡ ਲੋਹਗੜ੍ਹ ਹੁਣ ਬਲਾਕ 
ਪੱਖੋਵਾਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਥਾਣਾ ਡੇਲ੍ਹੋ, ਜ਼ਿਲ੍ਹਾ ਲੁਧਿਆਣਾ) ਦੇ ਸਨ। ਸ. ਦੇਵਾ ਸਿੰਘ, 
ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਅੰਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ ਨਾਲ ਸ਼ਹੀਦ 
ਕੀਤੇ ਗਏ। ਆਪ ਕ੍ਰੀਬ 28 ਸਾਲ ਦੀ ਉਮਰ ਵਿਚ ਸ਼ਹੀਦ ਹੋਏ। 
ਪਿੰਡ ਲੋਹਗੜ੍ਹ ਸਾਰਾ ਪਿੰਡ ਹੀ ਕੂਕਿਆਂ ਸਿੰਘਾਂ ਦਾ ਸੀ। 
ਐਗਰੇਜ਼ ਸਰਕਾਰ ਦੀ ਕਰੜੀ ਨਿਗਾਹ ਇਸ ਪਿੰਡ 'ਤੇ ਸੀ। ਇਸ ਪਿੰਡ ਦੇ ਸਰਦਾਰ ਜਿਉਣ ਸਿੰਘ ਤੇ ਉਹਨਾਂ 
ਦੀ ਸੁਪਤਨੀ ਮਾਈ ਧਰਮ ਕੌਰ ਦਾ ਘਰ ਨਾਮਧਾਰੀ ਕੇਂਦਰ ਸੀ। ਇਥੇ ਲੰਗਰ ਵੀ ਚਲਦਾ ਸੀ। ਸ. ਦੇਵਾ ਸਿੰਘ ਜੀ 
ਦੇ ਮਲੇਰਕੋਟਲੇ ਸ਼ਹੀਦ ਹੋਣ ਮਗਰੋਂ ਇਹ ਸਾਰਾ ਪਿੰਡ ਨਜ਼ਰਬੰਦ ਕਰ ਦਿੱਤਾ ਗਿਆ ਤੇ ਇਕ ਮਹੀਨੇ ਵਾਸਤੇ 
ਪੁਲਿਸ ਚੌਕੀ ਬਿਠਾ ਦਿੱਤੀ ਗਈ। ਹਰ ਰੋਜ਼ ਹਰ ਘਰ ਦੇ ਪਰਿਵਾਰ ਦੀ ਹਾਜ਼ਰੀ ਲਿਖੀ ਜਾਂਦੀ ਸੀ। 
ਸ਼ਹੀਦ ਦੇਵਾ ਸਿੰਘ ਦਾ ਬਹੁਤ ਵੱਡਾ ਪਰਿਵਾਰ ਹੈ। ਜੋ ਪਿੰਡ ਲੋਹਗੜ੍ਹ, ਲੁਧਿਆਣਾ ਅਤੇ ਵੱਖ ਵੱਖ ਥਾਵਾਂ 
ਤੇ ਗਹਿੰਦਾ ਹੈ ਅਤੇ ਕੁਝ ਪਰਿਵਾਰ ਕੈਨੇਡਾ ਵੀ ਰਹਿੰਦਾ ਹੈ। ਸ਼ਹੀਦ ਦੇਵਾ ਸਿੰਘ ਦੇ ਭਰਾ ਸੰਤ ਅਤਰ ਸਿੰਘ ਨੂੰ 
ਅਖੰਡ ਪਾਠ ਕਰਵਾਉਣ ਦੇ ਦੋਸ਼ ਵਿਚ ਅੰਗ੍ਰੇਜ਼ ਹਾਕਮਾਂ ਵੱਲੋਂ ਕੈਦ ਕਰਕੇ ਜੇਲ੍ਹ ਵਿਚ ਰਖਿਆ ਗਿਆ। ਆਪ 
ਜੇਲ੍ਹ ਵਿਚ ਹੀ ਸ਼ਹੀਦ ਹੋ ਗਏ। 
(ਵਿਸਥਾਰ ਲਈ ਦੇਖੋ ਪੈਨਾ ਨੰ. 58) 


ਸ਼ਹੀਦ ਗੁਰਮੁਖ ਸਿੰਘ 
ਪਿੰਡ ਲਤਾਲਾ, ਬਲਾਕ ਪੱਖੋਵਾਲ, ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ 


ਸ਼ਹੀਦ ਗੁਰਮੁਖ ਸਿੰਘ ਸਪੁੱਤਰ ਸ. ਬਹਾਲੇ ਦੁਕਾਨਦਾਰ, ਪਿੰਡ ਲਤਾਲਾ ਹੁਣ ਬਲਾਕ ਪੱਖੋਵਾਲ 
ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਡੇਹਲੋਂ) ਦੇ ਸਨ। ਸ. ਗੁਘੁਖ ਸਿੰਘ, 17 ਜਨਵਰੀ 1872 ਨੂੰ 
ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੰਘਾਂ ਵਿਚੋਂ ਇਕ ਸਨ। 


'ਬੁਕਾ ਐਦੋਡਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਚ / 119 


੦੦0੦੧ €16॥ਘਹੂ ।0੦॥੧੦॥1€1610॥)&340੦11.੮੦॥॥ 


ਸ਼ਹੀਦ ਨਿਹਾਲ ਸਿੰਘ, ਸ਼ਹੀਦ ਕਾਹਨ ਸਿੰਘ 
ਪਿੰਡ ਲਹਿਰਾ, ਬਲਾਕ ਡੇਹਲੋ', ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ 


ਸ਼ਹੀਦ ਨਿਹਾਲ ਸਿੰਘ ਸਪੁੱਤਰ ਸ. ਬੂਟਾ ਸਿੰਘ ਜ਼ਿਮੀਂਦਾਰ ਅਤੇ ਸ਼ਹੀਦ ਕਾਹਨ ਸਿੰਘ ਸਪੁੱਤਰ ਸ. ਅਕਰਦ 
ਸਿੰਘ ਜ਼ਿਮੀਂਦਾਰ, ਪਿੰਡ ਲਹਿਰਾ ਹੁਣ ਬਲਾਕ ਡੇਹਲੋਂ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਡੇਹਲਾਂ) ਦੇ 
ਸਨ। ਇਹ ਦੋਵੇਂ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਐਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ 
ਤੋਪਾਂ ਨਾਲ ਸ਼ਹੀਦ ਕੀਤੇ ਗਏ। 


ਸ਼ਹੀਦ ਉਤਮ ਸਿੰਘ, ਸ਼ਹੀਦ ਚੜ੍ਹਤ ਸਿੰਘ 
ਪਿੰਡ ਰੁੜਕਾ, ਬਲਾਕ ਡੇਹਲੋ', ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ 


ਸ਼ਹੀਦ ਉਤਮ ਸਿੰਘ ਸਪੁੱਤਰ ਸ. ਮੇਹਰ ਸਿੰਘ ਜ਼ਿਮੀਂਦਾਰ ਅਤੇ ਸ਼ਹੀਦ ਚੜ੍ਹਤ ਸਿੰਘ ਸਪੁੱਤਰ ਸ. ਮਾਘ 
ਸਿੰਘ, ਪਿੰਡ ਰੁੜਕਾ ਹੁਣ ਬਲਾਕ ਪੱਖੋਵਾਲ ਤਹਿਸੀਲ ਤੇ ਜ਼ਿਲ੍ਹਾ ਲੁਧਿਆਣਾ (ਉਦੋਂ ਥਾਣਾ ਡੇਹਲਾਂ) ਦੇ ਸਨ। 
ਇਹ ਦੋਵੇਂ, ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਵਿਚ ਔਗ੍ਰੇਜ਼ ਹਕੂਮਤ ਦੁਆਰਾ 17 ਜਨਵਰੀ 1872 ਨੂੰ ਤੋਪਾਂ 
ਨਾਲ ਸ਼ਹੀਦ ਕੀਤੇ ਗਏ। ਇਹ ਦੋਵੇਂ ਸਿੱਖ ਸ੍ਰੀ ਭੈਣੀ ਸਾਹਿਬ ਲੰਗਰ ਵਿਚੋਂ ਆਟਾ ਗੁੰਨਦੇ ਲਿਬੜੇ ਹੱਥੀਂ, ਸ਼ਹੀਦੀ 
ਜੱਥੇ ਵਿਚ ਸ਼ਾਮਿਲ ਹੋਏ ਸਨ। 


'ਜ਼ੁਕਾ ਐਦੋਣਨ” ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 120 


੦0੦1 €16॥ਘਹੂ 0੦॥੧੦॥1€161੮0॥0&340੦11.੮੦॥॥ 


ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 


ਸ਼ਹੀਦ ਸ਼ੋਭਾ ਸਿੰਘ, ਸ਼ਹੀਦ ਜੈ ਸਿੰਘ 
ਪਿੰਡ ਭੱਦਲਬੂਹਾ, ਬਲਾਕ/ਤਹਿਸੀਲ ਅਮਲੋਹ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 


ਸ਼ਹੀਦ ਜੈ ਸਿੰਘ ਰਹਿਲ ਸਪੁੱਤਰ ਸ. ਗੈਡਾ ਸਿੰਘ ਜ਼ਿਮੀਂਦਾਰ, ਪਿੰਡ ਭੱਦਲਬੂਹਾ, ਹੁਣ ਬਲਾਕ/ਤਹਿਸੀਲ 
ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ (ਉਦੋਂ ਥਾਣਾ ਅਮਲੋਹ ਰਿਆਸਤ ਨਾਭਾ) 17 ਜਨਵਰੀ 1872 ਨੂੰ ਐਗ੍ਰੇਜ਼ 
ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੰਘਾਂ ਵਿਚੋਂ ਇਕ ਸਨ। 

ਸ਼ਹੀਦ ਸ਼ੋਭਾ ਸਿੰਘ ਰਹਿਲ ਸਪੁੱਤਰ ਸ. ਖਜਾਨ ਸਿੰਘ ਜ਼ਿਮੀਂਦਾਰ, ਪਿੰਡ ਭੱਦਲਬੂਹਾ, ਜ਼ਿਲ੍ਹਾ ਫ਼ਤਿਹਗੜ੍ਹ 
18 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 16 ਸਿੰਘਾਂ ਵਿਚੋਂ ਇਕ ਸਨ। 

ਇਹਨਾਂ ਦੋਨਾਂ ਸ਼ਹੀਦਾਂ ਦੇ ਪਰਿਵਾਰ ਪਿੰਡ ਭੱਦਲਬੂਹਾ ਵਿਖੇ ਰਹਿੰਦੇ ਹਨ। 


ਸ਼ਹੀਦ ਅਤਰ ਸਿੰਘ, ਸ਼ਹੀਦ ਜਵਾਹਰ ਸਿੰਘ 
ਪਿੰਡ ਮਛਰਾਦੇ ਕਲਾਂ, ਬਲਾਕ/ਤਹਿਸੀਲ ਅਮਲੋਹ, ਦ਼ਿਲ੍ਹਾ ਫ਼ਤਿਹਗੜ੍ਹ ਸਾਹਿਬ 
ਸ਼ਹੀਦ ਅਤਟ ਸਿੰਘ ਅਤੇ ਦਹੀਦ ਜਵਾਹਰ ਸਿੰਘ ਦੋਵੇਂ ਭਤਾ ਸਪੁੱਤਰ ਸ. ਦੇਸਾ ਸਿੰਘ ਜ਼ਿਮੀਂਦਾਰ, ਪਿੰਡ 
ਮਛਰਾਏ ਕਲਾਂ ਹੁਣ ਬਲਾਕ/ਤਹਿਸੀਲ ਅਮਲੋਹ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ (ਉਦੋਂ ਥਾਣਾ ਅਮਲੋਹ ਰਿਆਸਤ 


ਨਾਭਾ) ਦੇ ਸਨ। ਆਪ, 27 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ 
ਵਿਚੋਂ ਦੋ ਗਿੱਖ ਸਨ। 


ਸ਼ਹੀਦ ਦਸੌਧਾ ਸਿੰਘ 
ਪਿੰਡ ਧਿਲਾਸਪੁਰ, ਬਲਾਕ/ਤਹਿਸੀਲ ਖਮਾਣੋਂ, ਜ਼ਿਲ੍ਹਾ ਤਿਹਗੜ੍ਹ ਸਾਹਿਬ 


ਸ਼ਹੀਦ ਦਸੌਧਾ ਸਿੰਘ ਮਨਾੜੂ ਸਪੁੱਤਰ ਸ. ਬੀਰ ਸਿੰਘ (ਰਾਮਗੜ੍ਹੀਏ ਸਿੱਧ), ਪਿੰਡ ਦਿਟਾਸਪੁਦ ਹੁਣ 
ਬਲਾਤ/ਟਹਿਸੀਲ ਖਮਾਣ' ਜ਼ਿਲ੍ਹਾ ਫ਼ਤਿਹਗੜ੍ਹ ਸਾਹਿਤ (ਉਦੋਂ ਥਾਣਾ ਖਮਾਣੋਂ ਰਿਆਸਤ ਪਟਿਆਲਾ) 37 
ਜਨਵਰੀ 1372 ਨੂੰ ਐਗ੍ਰੇਜ ਹਕੂਮਤ ਵੱਲੋਂ' ਤੋਪਾਂ ਨਾਲ ਸ਼ਹੀਦ ਕੀਤੇ ਰਏ 49 ਸਿੱਖਾਂ ਵਿਚੋਂ ਇਕ ਸਨ। 


ਸ਼ਹੀਦ ਦਸੌਧਾ ਸਿੰਘ ਦਾ ਬਹੁਤ ਵੱਡਾ ਪਰਿਵਾਰ ਹੈ, ਜਿਹੜਾ ਪਿੰਡ ਬਿਲਾਸਪੁਰ, ਪਟਿਆਲਾ, ਦਿੱਲੀ ਤੇ 
ਹੋਰ ਕਈ ਥਾਵਾਂ `ਤੇ ਰਹਿੰਦਾ ਹੈ। 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਬਰੀਦ / 121 


੦੦0੦1 €16ਘਹੂ 0੦॥੧੦॥1€1610॥0&340੦11.੮੦॥॥ 


ਜ਼ਿਲ੍ਹਾ ਮਾਨਸਾ 


ਸ਼ਹੀਦ ਸੱਦਾ ਸਿੰਘ, ਸ਼ਹੀਦ ਸ਼ਾਮ ਸਿੰਘ 
ਪਿੰਡ ਜੋਗਾ, ਬਲਾਕ ਭਿਖੀ, ਤਹਿਸੀਲ ਤੇ ਜ਼ਿਲ੍ਹਾ ਮਾਨਸਾ 


ਸ਼ਹੀਦ ਸੱਦਾ ਸਿੰਘ ਸਪੁੱਤਰ ਸ. ਰੂਪਾ ਸਿੰਘ ਜ਼ਿਮੀਂਦਾਰ, ਪਿੰਡ ਜੋਗਾ ਹੁਣ ਬਲਾਕ ਭਿਖੀ ਤਹਿਸੀਲ ਤੇਂ 
ਜ਼ਿਲ੍ਹਾ ਮਾਨਸਾ (ਉਦੋਂ ਥਾਣਾ ਭਿਖੀ ਰਿਆਸਤ ਪਟਿਆਲਾ) 17 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ 
ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ ਵਿਚੋਂ ਇਕ ਸਨ। 

ਸ਼ਹੀਦ ਸ਼ਾਮ ਸਿੰਘ ਸਪੁੱਤਰ ਸ. ਵੀਰ ਸਿੰਘ ਜ਼ਿਮੀਂਦਾਰ, ਪਿੰਡ ਜੋਗਾ, ਜ਼ਿਲ੍ਹਾ ਮਾਨਸਾ 18 ਜਨਵਰੀ 1872 
ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਇਕ ਸਨ। 

ਸ਼ਹੀਦ ਸ਼ਾਮ ਸਿੰਘ ਦਾ ਪਰਿਵਾਰ ਪਿੰਡ ਜੋਗਾ, ਮਾਨਸਾ ਤੇ ਹੋਰ ਕਈ ਥਾਵਾਂ 'ਤੇ ਰਹਿੰਦਾ ਹੈ। 


ਜ਼ਿਲ੍ਹਾ ਫ਼ਿਰੋਜ਼ਪੁਰ 


ਸ਼ਹੀਦ ਖ਼ਜਾਨ ਸਿੰਘ 
ਪਿੰਡ ਮੱਲੋਕੇ, ਬਲਾਕ/ਤਹਿਸੀਲ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ 


ਸ਼ਹੀਦ ਖ਼ਜਾਨ ਸਿੰਘ ਸਪੁੱਤਰ ਸ. ਵਜੀਰ ਸਿੰਘ ਜ਼ਿਮੀਂਦਾਰ, ਪਿੰਡ ਮੱਲੋਕੇ ਹੁਣ ਬਲਾਕ/ਤਹਿਸੀਲ ਜ਼ੀਰਾ 
ਜ਼ਿਲ੍ਹਾ ਫ਼ਿਰੋਜ਼ਪੁਰ (ਉਦੋਂ ਥਾਣਾ ਫ਼ਰੀਦਕੋਟ, ਜ਼ਿਲ੍ਹਾ ਫ਼ਰੀਦਕੋਟ) ਦੇ ਸਨ। ਆਪ, 17 ਜਨਵਰੀ 1872 ਨੂੰ ਐਗ੍ਰੇਜ਼ 
ਰਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 49 ਸਿੱਖਾਂ ਵਿਚੋਂ ਇਕ ਸਨ। 


ਸ਼ਹੀਦ ਹਾਕਮ ਸਿੰਘ ਢਿੱਲੋਂ ਸਪੁੱਤਰ ਸ. ਬੁੱਧ ਸਿੰਘ ਜ਼ਿਮੀਂਦਾਰ, ਪਿੰਡ ਝਬਾਲ ਹੁਣ ਬਲਾਕ/ਤਹਿਸੀਲ ਤੇ 
ਜ਼ਿਲ੍ਹਾ ਤਰਨਤਾਰਨ, (ਪਹਿਲੋਂ ਜ਼ਿਲ੍ਹਾ ਅੰਮਿ੍‌ਤਸਰ) ਦੇ ਸਨ। ਆਪ, 18 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ 


ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 16 ਸਿੱਖਾਂ ਵਿਚੋਂ ਇਕ ਸਨ। ਇਨ੍ਹਾਂ ਦਾ ਪਰਿਵਾਰ ਐਮਿ੍‌ਤਸਰ ਅਤੇ ਮੋਹਾਲੀ 
ਵਿਖੇ ਰਹਿੰਦਾ ਹੈ। 


'ਜੁਕਾ ਐਦੋਡਨ' ਦੇ ਮਰਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 122 


੦0੦1 €16ਘਹੂ ।੧੦॥੧੦॥1€1610॥0&340੦11.੮੦॥॥ 


ਜ਼ਿਲ੍ਹਾ ਸਿਰਸਾ 


ਸ਼ਹੀਦ ਬਖ਼ਸ਼ਾ ਸਿੰਘ 
ਪਿੰਡ ਜੰਡਵਾਲਾ, ਬਲਾਕ/ਤਹਿਸੀਲ ਡੱਬਵਾਲੀ, ਜ਼ਿਲ੍ਹਾ ਸਿਰਸਾ 


ਸ਼ਹੀਦ ਬਖ਼ਸ਼ਾ ਸਿੰਘ ਸਪੁੱਤਰ ਸ. ਤਾਰਾ ਸਿੰਘ ਅਰੋੜਾ ਪਿੰਡ ਜੈਡਵਾਲਾ ਹੁਣ ਬਲਾਕ/ਤਹਿਸੀਲ ਡੱਬਵਾਲੀ 
ਜ਼ਿਲ੍ਹਾ ਸਿਰਸਾ (ਉਦੋਂ ਥਾਣਾ ਸਰਸਾ) ਦੇ ਸਨ। ਆਪ, 17 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ 
ਸ਼ਹੀਦ ਕੀਤੇ ਗਏ 49 ਸਿੰਘਾਂ ਵਿਚੋਂ ਇਕ ਸਨ। 


ਜ਼ਿਲ੍ਹਾ ਐਬਾਲਾ 
ਸ਼ਹੀਦ ਵਰਿਆਮ ਸਿੰਘ 
ਪਿੰਡ ਬਹਾਦੁਰ ਸਿੰਘ ਵਾਲਾ, ਜ਼ਿਲ੍ਹਾ ਐਬਾਲਾ 


ਸ਼ਹੀਦ ਵਰਿਆਮ ਸਿੰਘ ਸਪੁੱਤਰ ਸ. ਮਾਹੀਆ ਸਿੰਘ ਜ਼ਿਮੀਂਦਾਰ, ਪਿੰਡ ਬਹਾਦੁਰ ਸਿੰਘ ਵਾਲਾ, ਜ਼ਿਲ੍ਹਾ 
ਐਬਾਲਾ ਦੇ ਸਨ। ਆਪ, 18 ਜਨਵਰੀ 1872 ਨੂੰ ਐਗ੍ਰੇਜ਼ ਹਕੂਮਤ ਵੱਲੋਂ ਤੋਪਾਂ ਨਾਲ ਸ਼ਹੀਦ ਕੀਤੇ ਗਏ 16 
ਸਿੰਘਾਂ ਵਿਚੋਂ ਇਕ ਸਨ। 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ੀਦ / 133 


੦0੦1 €16ਘਹੂ ।੧੦॥੧੦॥1€1610॥)&340੦11.੮੦॥॥ 


ਮਲੇਰਕੋਟਲਾ ਸਾਕੇ ਦੇ ਸ਼ਹੀਦੀ ਜੱਥੇ ਵਿਚ ਸ਼ਾਮਲ ਬੀਬੀਆਂ 


ਮਾਈ ਇੰਦ ਕੌਰ ਤੇ ਮਾਈ ਖੇਮ ਕੌਰ 
(ਮਲੋਰਕੋਟਲੇ ਸਾਕੇ ਦੇ ਸ਼ਹੀਦੀ ਜੱਥੇ ਵਿਚ ਸ਼ਾਮਿਲ) 


ਮਾਈ ਇੰਦ ਕੌਰ ਸਪਤਨੀ ਸ. ਨੰਦ ਸਿੰਘ ਪਿਡ ਹੈੰਢਿਆਇਆ ਹੁਣ ਬਲਾਕ/ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 
ਅਤੇ ਮਾਈ ਖੇਮ ਕੌਰ ਸਪੁਤਨੀ ਸ. ਗੁਰਸਾ ਸਿੰਘ ਪਿੰਡ ਦਿੱਤੂਪੁਰ, ਬਲਾਕ ਭਵਾਨੀਗੜ੍ਹ, ਤਹਿਸੀਲ ਤੇ ਜ਼ਿਲ੍ਹਾ 
ਸੰਗਰੂਰ, ਇਹ ਦੋਵੇਂ ਮਲੇਰਕੋਟਲਾ ਸਾਕੇ ਦੇ ਸ਼ਹੀਦੀ ਜੱਥੇ ਵਿਚ ਸ਼ਾਮਲ ਸਨ। ਇਨ੍ਹਾਂ ਨੂੰ ਐਗੇਜ਼ਾਂ ਨੇ ਸ਼ਹੀਦ ਨਹੀਂ 
ਕੀਤਾ ਗਿਆ ਬਲਕਿ ਪਟਿਆਲਾ ਸਰਕਾਰ ਦੇ ਹਵਾਲੇ ਕਰ ਦਿੱਤਾ ਗਿਆ। ਕੁਝ ਦੇਰ ਇਨ੍ਹਾਂ ਨੂੰ ਬਹਾਦੁਰਗੜ੍ਹ ਦੇ 
ਕਿਲ੍ਹੇ ਵਿਚ ਕੈਦ ਰੱਖ ਕੇ ਛੱਡ ਦਿੱਤਾ ਗਿਆ। ਫਿਰ ਇਨ੍ਹਾਂ ਨੂੰ ਇਹਨਾਂ ਦੇ ਪਿੰਡਾਂ ਵਿਚ ਨਜ਼ਰਬੰਦ ਕਰੀ ਰੱਖਿਆ 
ਗਿਆ। 


ਮਲੇਰਕੋਟਲਾ ਸਾਕੇ ਦੇ ਕਾਲੇ ਪਾਣੀ ਕੈਦ ਕੀਤੇ ਸਿੱਖ 


ਕਾਲੇਂ ਪਾਣੀ ਦੀ ਕੈਦ ਦੀ ਸਜ਼ਾ ਹੀ ਏਨੀ ਸਖ਼ਤ ਹੁੰਦੀ ਸੀ ਕਿ ਕੋਈ ਰਿਹਾਅ ਹੋ ਕੇ ਵੀ ਆਇਆ ਤਾਂ ਬਹੁਤ 
ਕਮਜ਼ੋਰ ਅਤੇ ਬਿਮਾਰ ਅਵਸਥਾ ਵਿਚ ਆਇਆ ਤੇ ਕੁਝ ਸਮੇਂ ਬਾਅਦ ਚੜ੍ਹਾਈ ਕਰ ਗਿਆ, ਸ਼ਹੀਦ ਹੋ ਗਿਆ। 


ਸ਼ਹੀਦ ਭਗਵਾਨ ਸਿੰਘ 
ਪਿੰਡ ਨੰਗਲ, ਜ਼ਿਲ੍ਹਾ ਮਾਨਸਾ 


ਸ਼ਹੀਦ ਭਗਵਾਨ ਸਿੰਘ ਸਪੁੱਤਰ ਸ. ਰਾਮ ਸਿੰਘ ਸਿੱਧੂ ਜ਼ਿਮੀਂਦਾਰ, ਪਿੰਡ ਨੰਗਲ ਜ਼ਿਲ੍ਹਾ ਮਾਨਸਾ (ਉਦੋ 


ਰਿਆਸਤ ਪਟਿਆਲਾ) ਨੂੰ ਮਲੋਰਕੋਟਲੇ ਸਾਕੇ ਸਮੇਂ ਐਗਰੇਜ਼ ਹਕੂਮਤ ਵੱਲੋਂ ਕਾਲੇ ਪਾਣੀ ਕੈਦ ਕੀਤਾ ਗਿਆ ਸੀ। 
ਇਹ ਕਾਲੇ ਪਾਣੀ ਦੀ ਸਖ਼ਤ ਕੈਦ ਵਿਚ ਹੀ ਸ਼ਹੀਦ ਹੋ ਗਏ। 


ਸ਼ਹੀਦ ਬੱਮਣ ਸਿੰਘ 
ਪਿੰਡ ਭਲੇੜਾ, ਜ਼ਿਲ੍ਹਾ ਮਾਨਸਾ 


'ਜੁਕਾ ਐਦੋਣਨ' ਦੇ ਮਰਾਨ ਸੁਤੌਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 124 


੦੦0੦1 €16ਘਹੂ ।੧੦॥੧੦॥1€161੦॥0&340੦11.੮੦॥॥ 


ਸ. ਥੱਮਣ ਸਿੰਘ ਸਪੁੱਤਰ ਸ. ਅਲਬੇਲ ਸਿੰਘ, ਪਿੰਡ ਫੁਲੇੜਾ, ਜ਼ਿਲ੍ਹਾ ਮਾਨਸਾ (ਉਦੋਂ ਰਿਆਸਤ ਪਟਿਆਲਾ) 
ਦੇ ਸਨ।ਸ. ਥੱਮਣ ਸਿੰਘ ਨੂੰ ਮਲੇਰਕੋਟਲੇ ਸਾਕੇ ਸਮੇਂ ਐਗਰੇਜ਼ ਹਕੂਮਤ ਵੱਲੋਂ ਕਾਲੇ ਪਾਣੀ ਦੀ ਕੈਦ ਵਿਚ ਭੇਜਿਆ 
ਗਿਆ। ਕਾਲੇ ਪਾਣੀ ਵਿਖੇ 14 ਸਾਲ ਦੀ ਸਖ਼ਤ ਕੈਦ ਕੱਟਣ ਮਗਰੋਂ ਆਪ ਰਿਹਾਅ ਹੋ ਕੇ ਪਿੰਡ ਫੁਲੇੜਾ ਆ ਗਏ। 
ਪਿੰਡ ਫੁਲੇੜਾ ਆ ਕੇ ਆਪ ਕੁਝ ਸਮੇਂ ਬਾਅਦ ਪ੍ਰਾਣ ਤਿਆਗ ਗਏ। 


ਸ਼ਹੀਦ ਗਿਆਨ ਸਿੰਘ 
ਪਿੰਡ ਬਲਾੜੀ, ਜ਼ਿਲ੍ਹਾ ਸੰਗਰੂਰ 


ਸ਼ਹੀਦ ਗਿਆਨ ਸਿੰਘ ਤੇ ਸ਼ਹੀਦ ਰਾਮ ਸਿੰਘ ਦੋਵੇਂ ਭਰਾ ਸਪੁੱਤਰ ਸ. ਦਲ ਸਿੰਘ, ਪਿੰਡ ਬਲਾੜੀ, ਜ਼ਿਲ੍ਹਾ 
ਸੈਗ੍ਰੂਰ (ਉਦੋਂ ਰਿਆਸਤ ਪਟਿਆਲਾ) ਦੇ ਸਨ। 

ਸ. ਰਾਮ ਸਿੰਘ ਮਲੋਰਕੋਟਲੇ ਸਾਕੇ ਸਮੇਂ ਲੜਦਿਆਂ ਸ਼ਹੀਦ ਹੋ ਗਏ ਸਨ। 

ਸ. ਗਿਆਨ ਸਿੰਘ ਦਾ ਵਿਆਹ ਪਿੰਡ ਫੁਲੇੜਾ, ਜ਼ਿਲ੍ਹਾ ਮਾਨਸਾ ਵਿਖੇ ਹੋਇਆ ਸੀ। ਇਹ ਸੌਹਰੇ ਘਰ ਦੀ 
ਢੇਰੀ ਦੇ ਮਾਲਕ ਸਨ। ਸ. ਗਿਆਨ ਸਿੰਘ ਨੂੰ ਮਲੇਰਕੋਟਲੇ ਸਾਕੇ ਸਮੇਂ ਐਗਰੇਜ਼ ਹਕੂਮਤ ਵੱਲੋਂ ਕਾਲੇ ਪਾਣੀ ਕੈਦ 
ਭੇਜਿਆ ਗਿਆ ਸੀ। ਇਹ ਕਾਲੇ ਪਾਣੀ ਦੀ ਸਖ਼ਤ ਕੈਦ ਵਿਚ ਹੀ ਸ਼ਹੀਦ ਹੋ ਗਏ। ਸ਼ਹੀਦ ਗਿਆਨ ਸਿੰਘ ਤੇ 
ਸ਼ਹੀਦ ਰਾਮ ਸਿੰਘ ਦੇ ਪਿਤਾ ਸ. ਦਲ ਸਿੰਘ ਨੇ ਆਪਣੇ ਦੋਹਾਂ ਪੁੱਤਰਾਂ ਗਿਆਨ ਸਿੰਘ ਤੇ ਰਾਮ ਸਿੰਘ ਦੇ ਸ਼ਹੀਦ 
ਹੋਣ ਮਗਰੋਂ ਪਿੰਡ ਬਲਾੜੀ ਦੀ ਆਪਣੀ ਸਾਰੀ ਜ਼ਮੀਨ ਸ੍ਰੀ ਭੈਣੀ ਸਾਹਿਬ ਲੰਗਰ ਦੇ ਨਾਂ ਲਗਵਾ ਦਿੱਤੀ। 


ਸ਼ਹੀਦ ਮੇਹਰ ਸਿੰਘ 
ਪਿੰਡ ਅਲਾਵਰਪੁਰ, ਜ਼ਿਲ੍ਹਾ ਜਲੰਧਰ 


ਸ. ਮੇਹਰ ਸਿਘ ਸਪੁੱਤਰ ਸ. ਗੁਲਾਬ ਰਾਏ (ਨਾਈ ਜਾਤੀ), ਪਿੰਡ ਅਲਾਵਰਪੁਰ ਜ਼ਿਲ੍ਹਾ ਜਲੰਧਰ ਦੇ ਸਨ। 
ਸ. ਮੇਹਰ ਸਿੰਘ ਨੂੰ ਮਲੇਰਕੋਟਲੇ ਸਾਕੇ ਸਮੇਂ ਐਗਰੇਜ਼ ਹਕੂਮਤ ਵੱਲੋਂ ਕਾਲੇ ਪਾਣੀ ਦੀ ਕੈਦ ਵਿਚ ਭੇਜਿਆ ਗਿਆ। 
ਕਾਲੇ ਪਾਣੀ ਵਿਖੇ ਸਖ਼ਤ ਕੈਦ ਕੱਟਣ ਮਗਰੋਂ ਆਪ ਰਿਹਾਅ ਹੋ ਕੇ ਪਿੰਡ ਆ ਗਏ। ਆਪ ਪਿੰਡ ਦੀਵਾ ਜ਼ਿਲ੍ਹਾ 
ਲੁਧਿਆਣਾ ਵਿਖੇ ਉਦਾਸੀ ਮਹੰਤ ਹੋ ਗਏ ਅਤੇ ਕੁਝ ਸਾਲ ਬਾਅਦ ਪ੍ਰਾਣ ਤਿਆਗ ਗਏ। 


ਕੂਕਾ ਐਦੋਲਨ' ਦੇ ਮਹਾਨ ਸ਼ੁਤੈਤਰਤਾ ਸੈਗਰਾਮੀ-ਨਾਮਧਾਰੀ ਬਹੀਦ / 125 


੦੦0੦1 €16ਘਹੂ ।੧੦॥੧੦॥1€161੦॥0&340੦11.੮੦॥॥ 


ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਲ ਅਲਾਹਾਬਾਦ ਜੇਲ੍ਹ ਵਿਚ 
ਕੈਦ ਕੱਟਣ ਵਾਲੇ ਦਸ ਸੂਬੇ ਸਾਹਿਬਾਨ, ਨਿਜ! ਸੇਵਕ 
ਭਾਈ ਨਾਨੂੰ ਸਿੰਘ, ਅਤੇ ਸ. ਮੈਗਲ ਸਿੰਘ ਬਿਸ਼ਨਪੁਰੀ 


ਮਲੇਰਕੋਟਲਾ ਸਾਕੇ ਦੇ ਸ਼ਹੀਦੀ ਕਾਂਡ ਮਗਰੋਂ ਐਗ੍ਰੇਜ਼ ਹਕੂਮਤ ਵੱਲੋਂ, 1੩ ਜਨਵਰੀ ਸੈਨ 1872 ਨੂੰ ਸਰੀ 
ਸਤਿਗੁਰੂ ਰਾਮ ਸਿੰਘ ਜੀ ਨੂੰ, ਸੈਨ 1818 ਦੇ ਰੈਗੂਲੇਸ਼ਨ 11 ਐਕਟ ਤਹਿਤ ਉਨ੍ਹਾਂ ਦੇ ਨਿਜੀ ਸੇਵਕ ਭਾਈ ਨਾਨੂੰ 
ਸਿੰਘ, ਅਤੇ 30 ਪ੍ਰਮੁੱਖ ਸੂਥੇ ਸਾਹਿਬਾਨ ਅਤੇ ਸ. ਮੈਗਲ ਸਿੰਘ ਬਿਸ਼ਨਪੁਰੀ ਸਮੇਤ ਕੈਦ ਕਰ ਕੇ ਅਲਾਹਾਬਾਦ ਭੇਜ 
ਕੇ ਨਜ਼ਰਬੰਦ ਕੀਤਾ ਗਿਆ ਸੀ। ਕ੍ਰੀਬ ਦੋ ਮਹੀਨੇ ਬਾਅਦ ਸ੍ਰੀ ਸਤਿਗੁਰੂ ਜੀ ਨੂੰ ਉਨ੍ਹਾਂ ਦੇ ਨਿਜੀ ਸੇਵਕ ਭਾਈ 
ਨਾਨੂੰ ਸਿੰਘ ਸਮੇਤ ਦੇਸ਼ ਤੋਂ ਜਲਾਵਤਨ ਕਰ ਕੇ ਬਰਮਾ (ਰੋਗੂਨ) ਭੇਜ ਦਿੱਤਾ ਗਿਆ। ਸਰਕਾਰ ਨੇ ਇਸ ਗੱਲ ਦਾ 
ਧਿਆਨ ਰੱਖਿਆ ਕਿ ਸੀ ਸਤਿਗੁਰੂ ਜੀ ਦੇ ਨਾਲ ਕਿਲ੍ਹੇ ਵਿਚ ਨਜ਼ਰਬੈਦ ਸੂਬਿਆਂ ਨੂੰ ਵੀ ਪਤਾ ਨਾ ਲੱਗ ਸਕੇ ਕਿ 
ਉਨ੍ਹਾਂ ਨੂੰ ਕਿੱਥੇ ਭੇਜਿਆ ਜਾ ਰਿਹਾ ਹੈ। 

ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਲ ਅਲਾਹਾਬਾਦ ਜੇਲ੍ਹ ਵਿਚ ਕੈਦ ਨਿਜੀ ਸੇਵਕ ਭਾਈ ਨਾਨੂੰ ਸਿੰਘ, ਦਸ 
ਸੂਬੇ ਸਾਹਿਬਾਨ ਅਗੋਂ ਕਿੱਥੇ ਕਿੱਥੇ ਜੇਲ੍ਹਾਂ 'ਚ ਗਏ ਅਤੇ ਸ. ਮੈਗਲ ਸਿੰਘ ਬਿਸ਼ਨਪੁਰੀ ਦਾ ਵੇਰਵਾ ਇਸ ਪ੍ਰਕਾਰ 
ਰੈ:- 


ਹਜ਼ੂਰੀ ਸੇਵਕ ਭਾਈ ਨਾਨੂੰ ਸਿੰਘ 
ਪਿੰਡ ਰੁੜਕੀ, ਬਲਾਕ ਘਨੌਰ, ਤਹਿਸੀਲ ਰਾਜਪੁਰਾ, ਜ਼ਿਲ੍ਹਾ ਪਟਿਆਲਾ 


ਐਗਰੇਜ਼ ਹਕੂਮਤ ਵੱਲੋਂ ੭ ਮਾਰਚ ਸੈਨ 1872 ਦੀ ਅੱਧੀ ਰਾਤ ਨੂੰ ਚੁੱਪ-ਚੁੱਪੀਤੇ ਸ੍ਰੀ ਸਤਿਗੁਰੂ ਜੀ ਅਤੇ 
ਉਨ੍ਹਾਂ ਦੇ ਨਿਜੀ ਸੇਵਕ ਭਾਈ ਨਾਨੂੰ ਸਿੰਘ ਨੂੰ ਅਲਾਹਾਬਾਦ ਦੇ ਕਿਲ੍ਹੇ ਵਿਚੋਂ ਕੱਢ ਕੇ 10 ਮਾਰਚ ਨੂੰ ਰੇਲ ਗੱਡੀ 
ਰਾਹੀਂ ਕਲਕੱਤੇ ਨੂੰ ਰਵਾਨਾ ਕਰ ਦਿੱਤਾ ਗਿਆ। ਕਲਕਾੱਤੇ ਤੋਂ ੧1 ਮਾਰਚ ਨੂੰ ਸਮੁੰਦਰੀ ਜਹਾਜ਼ ਵਿਚ ਬਿਠਾ ਕੇ 
16 ਮਾਰਚ ਨੂੰ ਉਨ੍ਹਾਂ ਦੋਹਾਂ ਨੂੰ ਬਰਮਾ ਦੀ ਰਾਜਧਾਨੀ ਰੈਗੂਨ ਪਹੰਚਾ ਦਿੱਤਾ ਗਿਆ। 

ਇਸ ਦੇ ਨਾਲ ਹੀ ਭਾਰਤ ਸਰਕਾਰ ਨੇ ਬਰਮਾ ਦੇ ਚੀਫ਼ ਕਮਿਸ਼ਨਰ ਨੂੰ ਸਪਸ਼ਟ ਰੂਪ ਵਿਚ ਲਿਖ ਭੇਜਿਆ 
ਕਿ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ ਇਕ ਰਾਜਸੀ ਕੈਦੀ ਵਜੋਂ ਨਜ਼ਰਬੰਦੀ ਵਿਚ ਰਹਿੰਦਿਆਂ ਹੋਇਆਂ ਹਰ ਤਰ੍ਹਾਂ 
ਦੀ ਖੁੱਲ੍ਹ ਹੈ, ਕੇਵਲ ਉਹ ਬਾਹਰੀ ਜਗਤ ਨਾਲ ਸੰਪਰਕ ਨਹੀਂ ਰੱਖ ਸਕਦੇ। ਪੱਤਰ ਵਿਚ ਇਹ ਵੀ ਲਿਖਿਆ 
ਕਿ ਜੋ ਨਿਜੀ ਸੇਵਕ ਉਹਨਾਂ ਦੇ ਨਾਲ ਆਇਆ ਹੈ ਉਸ ਨੂੰ ਵੀ ਉਹਨਾਂ ਹੀ ਪਾਬੰਦੀਆਂ ਵਿਚ ਰਹਿਣਾ 


'ਗੁਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 126 


੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਪਵੇਗਾ ਜੋ ਪਾਬੰਦੀਆਂ ਸ੍ਰੀ ਸਤਿਗੁਰੂ ਜੀ 'ਤੇ ਲਾਗੂ ਹੁੰਦੀਆ ਹਨ,ਤਾਂ ਜੋ ਉਹ ਸੇਵਕ ਕਿਸੇ ਤਰ੍ਹਾਂ ਵੀ 'ਸੈਪਰਕ” 
ਦਾ ਜ਼ਰੀਆ ਨਾ ਬਣ ਸਕੇ। ਸੇਵਕ ਨਾਨੂੰ ਸਿੰਘ ਨੂੰ ਜਦੋਂ ਇਹਨਾਂ ਪਾਬੰਦੀਆਂ ਬਾਰੇ ਦੱਸਿਆ ਗਿਆ, ਉਸ 
ਸੱਚੇ ਸੁੱਚੇ ਸੇਵਕ ਨੇ ਉਸੇ ਵੇਲੇ ਪਰਵਾਨਾ ਲਿਖ ਕੇ ਸਰਕਾਰ ਨੂੰ ਦੇ ਦਿੱਤਾ ਕਿ ਉਹ ਹਰ ਤਰਾਂ ਦੀਆ 
ਪਾਬੰਦੀਆਂ ਸਵੀਕਾਰ ਕਰਦਾ ਹੈ। 

ਅੰਗਰੇਜ਼ ਸਰਕਾਰ ਚਾਹੁੰਦੀ ਸੀ ਕਿ ਸਰੀ ਸਤਿਗੁਰੂ ਜੀ ਦਾ ਪੋਜਾਬ ਦੇ ਸਿੱਖਾਂ ਸੇਵਕਾਂ ਨਾਲ ਕਿਸੇ ਤਰ੍ਹਾਂ ਵੀ 
ਸੈਪਰਕ ਨਾ ਬਣਨ ਦਿੱਤਾ ਜਾਵੇ ਤਾਂ ਜੋ ਉਹਨਾਂ ਦਾ ਸੁਤੰਤਰਤਾ ਲਈ ਚਲਾਇਆ ਹੋਇਆ ਐਦੋਲਨ ਹੌਲੀ ਹੌਲੀ 
ਖ਼ਤਮ ਹੋ ਜਾਏ। ਇਸੇ ਕਾਰਣ ਰੈਗੂਨ ਵਿਖੇ ਸ੍ਰੀ ਸਤਿਗੁਰੂ ਜੀ ਦਾ ਭਾਰਤ ਦੇ ਸਿੱਖਾਂ ਨਾਲ ਵਧਦਾ ਸੈਪਰਕ ਵੇਖ ਕੇ 
ਐਗ੍ਰੇਜ਼ ਹਕੂਮਤ ਨੇ 18 ਸਤੋਬਰ ਸੈਨ 1880 ਨੂੰ ਰੌਗੂਨ ਤੋਂ ਆਨੰਦ ਨਾਂ ਦੇ ਜਹਾਜ ਵਿਚ ਬਿਠਾ ਕੇ ਸ੍ਰੀ ਸਤਿਗੁਰੂ 
ਜੀ ਤੇ ਸੇਵਕ ਨਾਨੂੰ ਸਿੰਘ ਨੂੰ 21 ਸਤੰਬਰ ਸੈਨ 1880 ਨੂੰ ਮਰਗੋਈ ਟਾਪੂ ਦੀ ਜੇਲ੍ਹ ਵਿਚ ਪਹੁੰਚਾ ਦਿੱਤਾ। 

ਮਰਗੋਈ ਟਾਪੂ ਤੋਂ ਸੇਵਕ ਨਾਨੂੰ ਸਿੰਘ ਨੂੰ ਐਗਰੇਜ਼ ਸਰਕਾਰ ਨੇ ਵਾਪਸ ਪੰਜਾਬ ਭੇਜ ਦਿੱਤਾ। ਉਹਨਾਂ ਦਾ 
ਪੋਜਾਬ ਵਾਪਸ ਭੇਜਿਆ ਜਾਣਾਂ, ਸਰੀ ਸਤਿਗੁਰੂ ਰਾਮ ਸਿੰਘ ਜੀ ਦੀ ਰਜ਼ਾ ਅਨੁਸਾਰ ਹੀ ਸੀ। 14 ਨਵੈਬਰ 1883 
ਈ: ਨੂੰ ਭਾਈ ਨਾਨੂੰ ਸਿੰਘ ਨੂੰ ਮੌਲਮੀਨ ਤੋਂ ਪੰਜਾਬ ਭੇਜਣ ਲਈ, ਕਲਕੱਤਾ ਰਵਾਨਾ ਕੀਤਾ ਗਿਆ। ਇੰਜ ਭਾਈ 
ਨਾਨੂੰ ਸਿੰਘ ਨੂੰ ਕੀਬ 9 ਸਾਲ ਸ੍ਰੀ ਸਤਿਗੁਰ ਰਾਮ ਸਿੰਘ ਜੀ ਦੇ ਨਾਲ ਕੈਦ ਕੱਟਦਿਆਂ, ਸ੍ਰੀ ਸਤਿਗੁਰੂ ਜੀ ਦੀ 
ਹਜ਼ੂਰੀ ਵਿਚ ਰਹਿ ਕੇ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਈ ਨਾਨੂੰ ਸਿੰਘ ਨੂੰ ਐਗ੍ਰੇਜ਼ ਹਕੂਮਤ ਨੇ ਉਸ 
ਦੇ ਪਿੰਡ ਹੀ ਨਜ਼ਰਬੰਦ ਰੱਖਿਆ। 


ਜੇ. ਡਬਲਊ. ਮੈਕਨਬ ਕਮਿਸ਼ਨਰ ਅੰਬਾਲਾ ਨੇ ਖ਼ੁਦ ਆਪ 23, 24, 25 ਅਪ੍ਰੈਲ 1872 ਈਸਵੀ ਨੂੰ: 
ਅਲਾਹਾਬਾਦ ਵਿਖੇ ਕੈਦ ਕੂਕੇ ਸੂਬਿਆਂ ਦੇ ਬਿਆਨ ਲੈ ਕੇ ਹਰ ਸੂਬੇ ਬਾਰੇ ਆਪਣੀ ਰਿਪੋਰਟ ਤਿਆਰ ਕੀਤੀ, ਨਾਲ 
ਆਪਣੀ ਰਾਏ ਵੀ ਹਰ ਰਿਪੋਰਟ ਨਾਲ ਦਰਜ਼ ਕੀਤੀ। ਉਸ ਰਿਪੋਰਟ ਦੇ ਅਧਾਰ ਉਤੇ ਉਨ੍ਹਾਂ ਵਿਰੁੱਧ ਕੇਸ ਤਿਆਰ 
ਕਰ ਕੇ ਗਵਰਨਰ ਜਨਰਲ ਦੀ ਕੌਂਸਲ ਵਿਚ ਪੇਸ਼ ਕੀਤਾ ਗਿਆ। ਕੌਸਲ ਵਿਚ ਹੋਏ ਨਿਰਨੇ ਅਨੁਸਾਰ ਸੂਬਿਆਂ 
ਸਰਕਾਰ ਨੇ ਦਿੱਤੇ। 

ਇੰਡੀਆ ਆਫਿਸ ਲੰਡਨ ਨੇ 20 ਫਰਵਰੀ 1873 ਦੇ ਆਪਣੇ ਪੱਤਰ ਰਾਹੀਂ ਪੋਜਾਬ ਸਰਕਾਰ ਦੁਆਰਾ ਕੂਕਾ 
ਸੂਬਿਆਂ 'ਤੇ ਮੁਕੱਦਮਾ ਨਾ ਚਲਾ ਕੇ ਸਿਆਸੀ ਕੈਦੀਆਂ ਵਾਂਗ ਉਹਨਾਂ ਦੀ ਚੁਨਾਰ, ਅਸੀਰਗੜ੍ਹ, ਅਦਨ ਤੇ 
ਮੌਲਮੀਨ ਵਿਖੇ ਨਜ਼ਰਬੈਦੀ ਨੂੰ ਬਰਤਾਨਵੀ ਸਰਕਾਰ ਵਲੋਂ ਪ੍ਰਵਾਨਗੀ ਪ੍ਰਦਾਨ ਕਰ ਦਿਤੀ। ਜੇਲ੍ਹ ਵਿਚ ਸੂਬਿਆਂ ਦੇ 
ਦੂਜੇ ਕੈਦੀਆਂ ਨਾਲ ਮਿਲਣ ਜੁਲਣ 'ਤੇ ਵੀ ਪਾਬੰਦੀ ਲਗਾ ਦਿਤੀ ਗਈ। 

ਸੂਬਾ ਸਾਹਿਬ ਸਿੰਘ ਅਤੇ ਸੂਬਾ ਕਾਹਨ ਸਿੰਘ ਨਿਹੰਗ - ਮਾਰਚ ਸੈਨ 1873 ਈ. ਵਿਚ ਸੂਬਾ ਕਾਹਨ ਸਿੰਘ 
ਤੇ ਸੂਬਾ ਸਾਹਿਬ ਸਿੰਘ ਨੂੰ ਅਲਾਹਾਬਾਦ ਤੋਂ ਸ਼ਾਹੀ ਕੈਦੀਆਂ ਵਜੋਂ ਅਦਨ ਜੇਲ੍ਹ ਭੇਜ ਦਿੱਤਾ ਗਿਆ। ਅਦਨ ਦੇ 
ਗਰਮ ਮੌਸਮ ਕਾਰਨ ਇਨ੍ਹਾਂ ਦੋਹਾਂ ਦੀ ਸਿਹਤ ਖਰਾਬ ਹੋ ਗਈ। ਸੋ 23 ਅਪ੍ਰੈਲ ਸੈਨ 1875 ਨੂੰ ਇਨ੍ਹਾਂ ਦੋਹਾਂ ਨੂੰ 
ਹਜਾਰੀ ਬਾਗ਼ (ਬਿਹਾਰ) ਜੇਲ੍ਹ ਵਿਚ ਪਹੁੰਚਾ ਦਿੱਤਾ ਗਿਆ। 


'ਕੁਥਾ ਐਦੋਣਨ' ਦੇ ਮਹਾਨ ਸ਼ਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ /' 127 


੦੦0੦1 €16॥ਘਹੂ 0੦॥੧੦॥1€1610॥)&30੦11.੮੦॥॥ 


ਸਖ਼ਤ ਕੈਦ ਵਿਚ 10 ਜੂਨ ਸੈਨ 1879 ਨੂੰ ਸੂਬਾ ਸਾਹਿਬ ਸਿੰਘ ਹਜਾਰੀ ਬਾਗ਼ ਵਿਖੇ ਪ੍ਰਾਣ ਤਿਆਗ ਗਏ! 
ਉਸ ਵੇਲੇ 70 ਵਰ੍ਹਿਆਂ ਦੀ ਉਮਰ ਤੋਂ ਉੱਪਰ ਦੇ ਕਮਜ਼ੋਰ ਸਿਹਤ ਵਾਲੇਂ ਸੂਬਾ ਕਾਹਨ ਸਿੰਘ, ਹਜਾਰੀ ਬਾਗ਼ ਜੇਲ੍ਹ 
ਦੀਆਂ 16 ਕੋਠੜੀਆਂ, ਜੋ ਯੂਰਪੀਨ ਵਾਰਡ ਵਿਚ ਸਨ, ਵਿਚ ਇੱਕਲੇ ਹੀ ਰਹਿ ਗਏ ਸਨ। 10 ਮਈ ਸੈਨ 1880 
ਨੂੰ ਸੂਬਾ ਕਾਹਨ ਸਿੰਘ ਨੂੰ ਹਜਾਰੀ ਬਾਗ਼ ਤੋਂ ਚੁਨਾਰ ਕਿਲ੍ਹੇ ਵੱਲ ਤੋਰ ਦਿੱਤਾ ਗਿਆ। ਉਹਨਾਂ ਦੀ ਕੀਥ 78 
ਵਰ੍ਹਿਆਂ ਦੀ ਵਡੇਰੀ ਉਮਰ ਅਤੇ ਲਗਾਤਾਰ ਡਿਗਦੀ ਸਿਹਤ ਕਾਰਨ, 30 ਮਾਰਚ 1888 ਈ. ਨੂੰ ਚੁਨਾਰ ਕਿਲ੍ਹੇ 
ਵਿਚੋਂ ਸੂਬਾ ਕਾਹਨ ਸਿੰਘ ਦੀ ਰਿਹਾਈ ਦੇ ਹੁਕਮ ਐਗ੍ਰੇਜ਼ ਹਕੂਮਤ ਨੂੰ ਜਾਰੀ ਕਰਨੇ ਪਏ। 


ਸੂਬਾ ਸਾਹਿਬ ਸਿੰਘ 
ਪਿੰਡ ਬਨਵਾਲੀਪੁਰ, ਬਲਾਕ ਨੌਸ਼ਹਿਰਾ ਪੈਨੂਆ, ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ 


ਸੂਬਾ ਸਾਹਿਬ ਸਿੰਘ ਅਤੇ ਸੂਬਾ ਰੂੜ ਸਿੰਘ ਦੋਵੇਂ ਭਰਾ, ਸਪੁੱਤਰ ਸ. ਦਿਆਲ ਸਿੰਘ (ਰਾਮਗੜ੍ਹੀਏ ਸਿੱਖ), 
ਗੋਤ ਡਡਿਆਲ ਪਿੰਡ ਬਨਵਾਲੀਪੁਰ (ਬੈਗਾਲੀਪੁਰ), ਹੁਣ ਬਲਾਕ ਨੌਸ਼ਹਿਰਾ ਪੰਨੂਆ, ਤਹਿਸੀਲ ਤੇਂ ਜ਼ਿਲ੍ਹਾ 
ਤਰਨਤਾਰਨ ਦੇ ਰਹਿਣ ਵਾਲੇ ਤਰਖਾਣ ਸਿੱਖ ਸਨ। ਸੂਬਾ ਸਾਹਿਬ ਸਿੰਘ ਦਾ ਜਨਮ ਸੈਨ 1834 'ਚ ਹੋਇਆ। 

ਸੂਬਾ ਸਾਹਿਬ ਸਿੰਘ (ਆਪਣਾ ਬਿਆਨ) -“ਪੁੱਤਰ ਦਿਆਲ ਸਿੰਘ ਬੰਗਾਲੀਪੁਰ, ਤਰਨ ਤਾਰਨ (ਅੰਮਿ੍‌ਤਸਰ) 
ਉਮਰ 38 ਸਾਲ, ਜਾਤੀ ਤਰਖਾਣ। ਕੂਕਾ ਬਣਨ ਤੋਂ 9 ਸਾਲ ਪਹਿਲਾਂ ਉਦਾਸੀ ਸਾਧ ਬਣਿਆ। ਸੈਮਤ 1916 
ਬਿਕਰਮੀ (ਸੈਨ 1859 ਈ.) ਵਿਚ ਹਜ਼ਰੋਂ ਗਿਆ ਤੇ ਗੁਰੂ ਬਾਲਕ ਸਿੰਘ ਦੁਆਰਾ ਕੂਕਾ ਬਣਾਇਆ ਗਿਆ।” 

ਸੀ ਸਤਿਗੁਰੂ ਰਾਮ ਸਿੰਘ ਨੇ ਸੈਨ 1866 ਈ. ਵਿਚ ਸਾਹਿਬ ਸਿੰਘ ਨੂੰ ਸੂਬਾ ਥਾਪਿਆ। ਅੰਗ੍ਰੇਜ਼ ਸਰਕਾਰ 
ਮਹੱਤਤਾ ਪੱਖੋਂ ਨਾਮਧਾਰੀ ਪੈਥ ਵਿਚੋਂ, ਸੂਬਾ ਸਾਹਿਬ ਸਿੰਘ ਨੂੰ ਗੁਰੂ ਰਾਮ ਸਿੰਘ ਤੋ ਬਾਅਦ ਦੂਜੇ ਨੰਬਰ 'ਤੇ ਅਤੇ 
ਸੂਬਿਆਂ ਵਿਚੋਂ ਪਹਿਲੇ ਨੰਬਰ 'ਤੇ ਸਮਝਦੀ ਸੀ। ਸੂਬਾ ਸਾਹਿਬ ਸਿੰਘ, ਸੈਨ 1871 ਦੇ ਅਖੀਰ ਵਿਚ, ਸੂਬਾ ਕਾਹਨ 
ਸਿੰਘ ਤੇ ਹੋਰ ਚਾਰ ਸਿੰਘਾਂ ਨਾਲ ਨੇਪਾਲ ਨਰੇਸ਼ ਕੋਲ ਗਏ। ਉਹ ਹਰਿਦੁਆਰ ਘੋੜੇ ਵੇਚਣ ਵੀ ਗਏ, ਜਿਨ੍ਹਾਂ ਦਾ 
ਮੁਨਾਫ਼ਾ ਗੁਰੂ ਕੇ ਲੰਗਰ ਵਿਚ ਪੈਂਦਾ ਸੀ। ਸੂਬਾ ਜੀ, ਸਰੀ ਸਤਿਗੁਰੂ ਰਾਮ ਸਿੰਘ ਜੀ ਨਾਲ ਵਿਚਰਦੇ ਅਤੇ ਨਾਮਧਾਰੀ 
ਪੰਥ ਦਾ ਪ੍ਚਾਰ ਕਰਦੇ ਸਨ। 

ਐਗਰੇਜ਼ ਅਫ਼ਸਰ ਮੈਕਨਬ ਨੇ ਸੂਬਾ ਸਾਹਿਬ ਸਿੰਘ ਬਾਰੇ ਆਪਣੇ ਵਿਚਾਰ ਇਜ ਬਿਆਨ ਕੀਤੇ :- ਚਤੁਰ, 
ਨਜ਼ਰਾਂ ਵਿਚੋਂ ਇਰਾਦਾ ਟਪਕਦਾ, ਸੂਬਿਆਂ ਵਿਚੋਂ ਹੁਸ਼ਿਆਰ ਹੈ। 

ਅਦਨ ਜੇਲ੍ਹ ਤੋਂ ਹਜਾਰੀ ਬਾਗ਼ (ਬਿਹਾਰ) ਜੇਲ੍ਹ ਵਿਚ ਜਾਣ ਤੋਂ ਬਾਅਦ, ਸਖ਼ਤ ਕੈਦ ਵਿਚ 10 ਜੂਨ ਸੈਨ 
1876 ਨੂੰ ਸੂਬਾ ਸਾਹਿਬ ਸਿੰਘ ਹਜਾਰੀ ਬਾਗ਼ ਵਿਖੇ ਪ੍ਰਾਣ ਤਿਆਗ ਗਏ। ਪੰਜਾਬ ਦੇ ਸੁਤੰਤਰਤਾ ਸੰਗ੍ਰਾਮ ਦੇ 
ਗੌਰਵਮਈ ਇਤਿਹਾਸ ਵਿਚ ਸੂਬਾ ਸਾਹਿਬ ਸਿੰਘ ਦਾ ਨਾਮ ਸ਼ਹੀਦ ਵਜੋਂ ਅਮਰ ਰਹੇਗਾ। 


'ਗੂਕਾ ਐਦੋਣਨ' ਦੇ ਮਹਾਨ ਸੁਤੈਰਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 128 


੧੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਸੂਬਾ ਕਾਹਨ ਸਿੰਘ 
ਪਿੰਡ ਚੱਕ (ਸੇਬੂਪੁਰਾ ਖੁਰਦ), ਬਲਾਕ/ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਸੈਗ੍ਰੂਰ 


ਸੂਬਾ ਕਾਹਨ ਸਿੰਘ ਦਾ ਜਨਮ ਸੈਨ 1812 'ਚ ਹੋਇਆ। ਸੂਬਾ ਕਾਹਨ ਸਿੰਘ ਨੂੰ, ਸੂਬਾ ਸਾਹਿਬ ਸਿੰਘ ਤੇ 
ਸੂਬਾ ਲੱਖਾ ਸਿੰਘ ਤੋਂ ਬਾਅਦ, ਸੂਥਿਆ ਵਿਚੋਂ ਤੀਜੇ ਨੰਬਰ 'ਤੇ ਸਮਝਿਆ ਜਾਂਦਾ ਸੀ। 

ਸੂਬਾ ਕਾਹਨ ਸਿੰਘ (ਆਪਣਾ ਬਿਆਨ) - “ਉਰਫ ਨਿਹੰਗ ਸਿੰਘ, 60 ਵਰ੍ਹੇ, ਜੱਟ, ਚੱਕ (ਮਲੇਰਕੋਟਲਾ)। 
ਨੌਨਿਹਾਲ ਸਿੰਘ ਰੈਜੀਮੈਂਟ ਵਿਚ ਬ੍ਰਗੇਡ ਮੇਜਰ ਮੈਕਸਨ ਦੀ ਕਮਾਨ ਹੇਠ ਹਵਾਲਦਾਰ ਸੀ ਜਦੋਂ ਗੁਰੂ ਰਾਮ ਸਿੰਘ 
ਉੱਥੇ ਸਿਪਾਹੀ ਸਨ। ਮਹਾਰਾਜਾ ਸ਼ੇਰ ਸਿੰਘ ਦੇ ਰਾਜ ਸਮੇਂ 1898 ਬਿਕਰਮੀ ਵਿਚ ਗੁਰੂ ਰਾਮ ਸਿੰਘ ਦੇ ਨਾਲ ਹੀ, 
ਗੁਰੂ ਬਾਲਕ ਸਿੰਘ ਦੁਆਰਾ ਹਜਰੇਂ ਵਿਚ ਕੂਕਾ ਬਣਿਆ। ਰਾਵਲਪਿੰਡੀ ਦੇ ਆਖਰੀ ਦਰਬਾਰ ਸਮੇਂ ਹਥਿਆਰ ਜਮਾਂ 
ਕਰਵਾ ਕੇ (ਜਦੋਂ ਸਿੱਖ ਸੈਨਾ ਟੁੱਟ ਗਈ) ਘਰ ਆ ਗਿਆ। ਗੁਰੂ ਰਾਮ ਸਿੰਘ ਦੀ ਭੈਣੀ ਸਾਹਿਬ ਵਿਚ ਨਜ਼ਰਬੋਦੀ 
ਸਮੇਂ, ਪੈਜਾਬ ਦੇ ਲਾਟ ਮੈਕਲੌਡ ਸਾਹਿਬ ਨੂੰ ਮਿਲਿਆ ਕਿ ਬਾਬਾ ਸਾਹਿਬ ਦੇ ਨਾਂ ਪੁੱਜਣ ਸਦਕਾ ਸੈਗਤ ਨੂੰ ਅਨੰਦ 
ਕਾਰਜਾਂ ਅਤੇ ਪੂਜਾ ਪਾਠ ਸਮੇਂ ਦਿੱਕਤਾਂ ਪੇਸ਼ ਆ ਰਹੀਆਂ ਹਨ। ਮੱਝਾਂ ਅਤੇ ਖੱਚਰਾਂ ਵੇਚਣ ਸਾਹਿਬ ਸਿੰਘ ਦੇ 
ਨਾਲ ਨੇਪਾਲ ਗਿਆ। ਐਮਿ੍‌ਤਸਰ ਦੇ ਕਤਲਾਂ ਸਮੇਂ ਹੁਸ਼ਿਆਰਪੁਰ ਵਿਚ ਸੀ ਤੇ ਨਿਗਰਾਨੀ ਹੇਠ ਰੱਖਿਆ ਗਿਆ 
ਸੀ। ਰਾਏਕੋਟ ਕਤਲਾਂ ਸਮੇਂ ਵੀ ਉਹਨੂੰ ਕਿਤੇ ਜਾਣ ਦੀ ਪੁਲੀਸ ਵੱਲੋਂ ਮਨਾਹੀ ਸੀ।” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਇਸ ਬੰਦੇ ਤੋਂ ਕੋਈ ਗੱਲ ਕਢਵਾਉਣੀ ਕਰੜੀ ਖੇਡ ਹੈ, ਬੜਾ 
ਚਲਾਕ ਬੰਦਾ ਹੈ, ਤਾਉਮਰ ਬਨਵਾਸ ਵਿਚ ਰੱਖਿਆ ਜਾਵੇ।” ਰ੍‌ 

ਸੂਬਾ ਕਾਹਨ ਸਿੰਘ ਨੂੰ ਅਲਾਹਾਬਾਦ ਤੋਂ ਅਦਨ ਜੇਲ੍ਹ ਉਥੋਂ ਹਜਾਰੀਬਾਗ਼ ਤੇ ਉਥੋਂ ਚੁਨਾਰ ਕਿਲ੍ਹੇ ਦੀ ਜੇਲ੍ਹ 
ਵਿਚ ਭੇਜਿਆ ਗਿਆ। ਕ੍ਰੀਬ 76-77 ਸਾਲ ਦੀ ਵੱਡੇਰੀ ਉਮਰ ਵਿਚ, ਸਖ਼ਤ ਕੈਦ ਕੱਟਦਿਆ ਹੋਇਆ ਲਗਾ- 
ਤਾਰ ਖ਼ਰਾਬ ਹੁੰਦੀ ਜਾ ਰਹੀ ਸਿਹਤ ਕਾਰਨ 30 ਮਾਰਚ 1888 ਈ. ਨੂੰ ਐਗ੍ਰੇਜ਼ ਹਕੂਮਤ ਵੱਲੋਂ ਚੁਨਾਰ ਕਿਲ੍ਹੇ ਤੋਂ 
ਇਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰਨੇ ਪਏ। 


ਸੂਥਾ ਜਵਾਹਰ ਸਿੰਘ, ਸੂਬਾ ਲੱਖਾ ਸਿੰਘ ਅਤੇ ਸੂਬਾ ਬ੍ਰਹਮਾ ਸਿੰਘ :- ਸੂਬਾ ਜਵਾਹਰ ਸਿੰਘ, ਸੂਬਾ ਲੱਖਾ 
ਸਿੰਘ ਅਤੇ ਸੂਬਾ ਬ੍ਰਹਮਾ ਸਿੰਘ ਨੂੰ ਐਗ੍ਰੇਜ਼ ਹਕੂਮਤ ਵੱਲੋ ਅਲਾਹਾਬਾਦ ਤੋਂ 30 ਦਸੈਬਰ ਸੰਨ 1872 ਨੂੰ ਬ੍ਰਿਟਿਸ਼ 
ਬਰਮ੍ਹਾ ਦੇ ਸ਼ਹਿਰ ਮੌਲਮੀਨ ਜੇਲ੍ਹ ਦੇ ਤਰਾਈਓਕਤਾਨ ਵਾਰਡਾਂ ਵਿਚ ਪੁਚਾ ਦਿੱਤਾ ਗਿਆ। 

ਮੌਲਮੀਨ ਵਿਖੇ ਸਖ਼ਤ ਕੈਦ ਕੱਟਦਿਆਂ ਸੂਬਾ ਜਵਾਹਰ ਸਿੰਘ 29 ਨਵੈਬਰ ਸੈਨ 1882 ਨੂੰ ਅਤੇ ਸੂਬਾ ਲੱਖਾ 
ਸਿੰਘ 5 ਫਰਵਰੀ ਸੰਨ 1903 ਨੂੰ ਪ੍ਰਾਣ ਤਿਆਗ ਗਏ। ਸੂਬਾ ਬ੍ਰਹਮਾ ਸਿੰਘ ਨੂੰ 18 ਮਾਰਚ ਸੈਨ 1887 ਨੂੰ ਕਮਜੋਰੀ 
ਅਤੇ ਬੁਢਾਪੇ ਕਾਰਣ ਮੌਲਮੀਨ ਜੇਲ੍ਹ ਤੋਂ ਰਿਹਾਈ ਦੇ ਆਦੇਸ਼ ਮਿਲ ਗਏ। 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 129 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


ਸੂਬਾ ਜਵਾਹਰ ਸਿੰਘ 
ਡਰੌਲੀ (ਭਾਈ), ਬਲਾਕ/ਤਹਿਸੀਲ ਤੇ ਜ਼ਿਲ੍ਹਾ ਮੋਗਾ 


ਸੂਬਾ ਜਵਾਹਰ ਸਿੰਘ ਸਪੁੱਤਰ ਸ. ਦਲ ਸਿੰਘ ਜ਼ਿਮੀਂਦਾਰ, ਡਰੌਲੀ (ਭਾਈ), ਹੁਣ ਬਲਾਕ/ਤਹਿਸੀਲ ਤੇ 
ਜ਼ਿਲ੍ਹਾ ਮੌਗਾ (ਪਹਿਲੋ' ਤਹਿਸੀਲ ਮੋਗਾ) ਦੇ ਰਹਿਣ ਵਾਲੇ ਸਨ। ਇਨ੍ਹਾਂ ਦਾ ਜਨਮ ਸੈਨ 1822 'ਚ ਹੋਇਆ। 

ਸੂਬਾ ਜਵਾਹਰ ਸਿੰਘ (ਆਪਣਾ ਬਿਆਨ) - “ਪੁੱਤਰ ਦਲ ਸਿੰਘ, ਡਰੌਲੀ (ਭਾਈ) ਥਾਣਾ ਡਗਰੂ, ਤਹਿਸੀਲ 
ਮੋਗਾ, ਉਮਰ 50 ਸਾਲ, ਜੱਟ ਸਿੱਖ, ਪੈਜ ਵਰ੍ਹਿਆਂ ਦੀ ਉਮਰ ਵਿਚ ਪਿਤਾ ਮਰ ਗਿਆ। ਵਾਹੀ ਕਰਨ ਲੱਗਾ ਤਾਂ 
ਸੈਮਤ 1905 ਬਿਕਰਮੀ ਵਿਚ ਨਿਰਮਲਾ ਸਾਧ ਬਣ ਗਿਆ। ਵਰ੍ਹਿਆਂ ਬੱਧੀ ਦੇਸ਼ ਭਰ ਵਿਚ ਵਿਚਰਿਆ। ਚਾਰ 
ਵਰ੍ਹੇ ਬਨਾਰਸ ਵਿਚ ਰਿਹਾ। ਸੈਮਤ 1917 ਬਿਕਰਮੀ ਵਿਚ ਕੂਕਾ ਬਣਿਆ। ਬਿਲਾਸਪੁਰ (ਮੋਗਾ) ਦੇ ਇਕ ਖੂਹ ਤੇ 
ਸਾਧ ਵਜੋਂ ਰਿਹਾ। ਸੈਨ 1865 ਈ: ਵਿਚ ਸੂਬਾ ਥਾਪਿਆ ਗਿਆ। ਗੁਰੂ ਰਾਮ ਸਿੰਘ ਨਾਲ ਦਿਵਾਲੀ ਮਾਘੀ ਅਤੇ 
ਅਨੰਦਪੁਰ ਦੇ ਹੋਲੇ ਮਹੱਲਿਆਂ ਤੇ ਹਾਜ਼ਰ ਰਹਿੰਦਾ ਰਿਹਾ ਹੈ” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਸੂਬਾ ਜਵਾਹਰ ਸਿੰਘ ਅਸਲੀ ਫ਼ਕੀਰ ਮਾਲੂਮ ਹੁੰਦਾ ਹੈ। ਖ਼ਤਰਨਾਕ 
ਨਹੀਂ ਜਾਪਦਾ। ਪਰ ਜੋ ਉਹ ਜਾਣਦਾ ਹੈ ਉਹ ਸਾਰਾ ਮੈਨੂੰ ਦੱਸ ਨਹੀਂ ਰਿਹਾ। ਉੱਪਰਲੀਆਂ ਗੱਲਾਂ ਮੁਸ਼ਕਿਲ ਨਾਲ 
ਉਸਦੇ ਮੂੰਹੋਂ ਕਢਵਾਈਆਂ ਹਨ। ਜਵਾਹਰ ਸਿੰਘ ਨੂੰ ਸਦਾ ਲਈ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।” 

29 ਨਵੈਬਰ ਸੈਨ 1882 ਨੂੰ, ਸੂਬਾ ਜਵਾਹਰ ਸਿੰਘ ਕਮਜ਼ੋਰੀ ਅਤੇ ਬੁਢਾਪੇ ਕਾਰਨ, ਮੌਲਮੀਨ ਜੇਲ੍ਹ ਦੀ ਸਖ਼ਤ 
ਕੈਦ ਵਿਚ ਹੀ ਪ੍ਰਾਣ ਤਿਆਗ ਗਏ। ਪੰਜਾਬ ਦੇ ਸੁਤੰਤਰਤਾ ਸੰਗ੍ਰਾਮ ਦੇ ਗੌਰਵਮਈ ਇਤਿਹਾਸ ਵਿਚ ਸੂਬਾ ਜਵਾਹਰ 
ਸਿੰਘ ਦਾ ਨਾਮ ਸ਼ਹੀਦ ਵਜੋਂ ਅਮਰ ਰਹੇਗਾ। 


ਸੂਬਾ ਲੱਖਾ ਸਿੰਘ 
ਪਿੰਡ ਮਲੱਦ, ਬਲਾਕ/ਤਹਿਸੀਲ ਮਲੱਦ, ਜ਼ਿਲ੍ਹਾ ਲੁਧਿਆਣਾ 


ਸੁਬਾ ਲੱਖਾ ਸਿੰਘ ਸਪੁੱਤਰ ਸ. ਰਾਣਾ ਸਿੰਘ, ਪਿੰਡ ਮਲੰਦ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ ਸਨ। ਇਨ੍ਹਾਂ 
ਦਾ ਜਨਮ ਸੈਨ 1836 'ਚ ਹੋਇਆ। ਸੂਬਾ ਸਾਹਿਬ ਸਿੰਘ ਤੋਂ ਬਾਅਦ ਸੂਬਿਆਂ ਵਿਚੋਂ ਸੂਬਾ ਲੱਖਾ ਸਿੰਘ ਦੂਜੇ ਨੰਬਰ 
'ਤੇ ਗਿਣੇ ਜਾਂਦੇ ਸਨ। ਐਗ੍ਰੇਜ਼ ਹਕੂਮਤ ਸੂਬਾ ਲੱਖਾ ਸਿੰਘ ਨੂੰ ਆਪਣੇ ਰਾਜ ਦੀ ਸਲਾਮਤੀ ਲਈ ਬਹੁਤ ਖ਼ਤਰਨਾਕ 
ਸਮਝਦੀ ਸੀ। 

ਸੂਬਾ ਲੱਖਾ ਸਿੰਘ (ਆਪਣਾ ਬਿਆਨ) - “ਪੁੱਤਰ ਰਾਣਾ ਸਿੰਘ, ਉਮਰ 36 ਸਾਲ, ਮਲੌਂਦ (ਲੁਧਿਆਣਾ) 
ਪਹਿਲਾਂ ਸ਼ੇਰ ਦਿਲ ਰੈਜੀਮੈਂਟ ਵਿਚ ਸੀ। ਜਦੋਂ ਇਹ ਟੁੱਟ ਗਈ ਪੁਲੀਸ ਵਿਚ ਭੇਜ ਦਿੱਤਾ ਗਿਆ। ਸੰਮਤ 1918 
ਬਿਕ੍ਰਮੀ ਵਿਚ ਅਸਤੀਫਾ ਦੇ ਆਇਆ। 1916 ਜਾਂ 17 ਬਿਕਰਮੀ ਵਿਚ ਕਾਲ ਵਾਲੇ ਵਰ੍ਹੇ ਗੁਰੂ ਰਾਮ ਸਿੰਘ ਨੇ 
ਲੁਧਿਆਣੇ ਵਿਚ ਉਸਨੂੰ ਕੂਕਾ ਬਣਾਇਆ। ਉਹ ਭੈਣੀ ਸਾਹਿਬ ਵਿਚ ਗੁਰੂ ਕੇ ਪਸ਼ੂਆਂ ਅਤੇ ਲੰਗਰ ਦੀ ਸੇਵਾ 
ਵਿਚ ਰਹਿੰਦਾ ਹੈ। ਖੋਟੇ (ਫਿਰੋਜ਼ਪੁਰ) ਦੇ ਹੋਲੇ ਮਹੱਲੇ ਅਤੇ ਦਮਦਮੇ ਸਾਹਿਬ ਦੀ ਵਿਸਾਖੀ 'ਤੇ ਹਾਜ਼ਰ ਸੀ।” 

ਐਗ੍ਰੇਜ ਅਫ਼ਸਰ ਸੈਕਨਬ ਅਨੁਸਾਰ - “ਇਹ ਬੰਦਾ ਸਾਰੇ ਸੂਬਿਆਂ ਵਿਚ ਵੱਧ ਝਗੜਾਲੂ ਹੈ। ਉਹ ਬਗਾਵਤ 


'ਕੂਕਾ ਐਦੋਲਨ' ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 130 


੦੦0੦1 €16॥ਘਹੂ 0੦॥੧੦॥1€1610॥0&340੦11.੮੦॥॥ 


ਦਾ ਪ੍ਰਚਾਰ ਕਰਦਾ ਰਿਹਾ ਅਤੇ (ਸ਼ਹੀਦ) ਹੀਰਾ ਸਿੰਘ ਗਰੋਹ ਨੂੰ ਹੌਸਲਾ ਅਫਜ਼ਾਊ ਸ਼ਬਦਾਂ ਨਾਲ ਵਿਦਾ ਕਰ ਕੇ 
ਆਇਆ। ਉਹਨੂੰ ਲਗਾਤਾਰ ਬਨਵਾਸ ਵਿਚ ਹੀ ਰੱਖਣਾ ਚਾਹੀਦਾ ਹੈ।” 

ਸੂਬਾ ਲੱਖਾ ਸਿੰਘ, ਮੌਲਮੀਨ ਜੇਲ੍ਹ ਵਿਚ ਜੋੜਾਂ ਦੀ ਪੀੜ ਗਠੀਆ ਦੀ ਬੀਮਾਰੀ ਨਾਲ ਤਕਲੀਫ਼ ਵਿਚ ਰਹੇ। 
ਸੂਬਾ ਜੀ 5 ਫਰਵਰੀ ਸੈਨ 1903 ਵਿਚ ਮੌਲਮੀਨ ਜੇਲ੍ਹ ਦੀ ਸਖ਼ਤ ਕੈਦ ਵਿਚ ਹੀ ਪ੍ਰਾਣ ਤਿਆਗ ਗਏ! ਸੂਬਾ 
ਲੱਖਾ ਸਿੰਘ ਬਾਰੇ ਸਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਬਚਨ ਹਨ- 

“ਇਹ ਬੜੇ ਬਹਾਦਰ ਆਦਮੀ ਸਨ ਅਰ ਬੜੇ ਸੂਰਮੇ ਸਨ, ਇਉਂ ਕਹਿ ਦਿਉ ਕਿ ਸਤਿਗੁਰਾਂ ਦੇ ਮਿਲਟਰੀ 
ਸੈਕਟਰੀ ਸਨ। ਇਹ ਉਹੀ ਆਦਮੀ ਸਨ ਜਿਨ੍ਹਾਂ ਨੂੰ ਉਸ ਦਿਨ ਵੀ ਇਤਲਾਹ ਦੇਣ ਵਾਸਤੇ ਭੇਜਿਆ ਹੈ ਤੇ 
ਲੁਧਿਆਣੇ ਇਨ੍ਹਾਂ ਨੂੰ ਪਕੜ ਲਿਆ ਹੈ, ਮੁੜਕੇ ਨਹੀਂ ਭੈਣੀ ਸਾਹਿਬ ਜਾਣ ਦਿੱਤਾ ਅਰ ਮੌਲਮੀਨ ਵਿਚ ਰਹੇ ਹਨ 
ਆ ਕੇ। ਬਹੁਤ ਵਾਰ ਇਨ੍ਹਾਂ ਦੇ ਐਸੇ-ਐਸੇ ਬਚਨ ਉੱਥੋਂ ਦੀ ਸਾਧ-ਸੈਗਤ ਤੋਂ ਸੁਣੇ ਹਨ ਜਿਹੜੇ ਲੋਕ ਉੱਥੇ ਆਉਂਦੇ 
ਜਾਂਦੇ ਸੀ, ਇੱਥੇ ਵੀ ਕਈਆਂ ਉੱਤੇ ਕਿਰਪਾ ਕੀਤੀ, ਜਿਨ੍ਹਾਂ ਨੂੰ ਸਿੰਘ ਸਜਾਇਆ। ਬੂੰਡਾ ਹੱਥ ਵਿਚ ਰੱਖਦੇ ਸੀ, 
ਵੈਸੇ ਕੈਦ ਨਹੀਂ ਸੀ। ਬੈਗਲਿਉਂ' ਬਾਹਰ ਜਿਸ ਵੇਲੇ ਸ਼ਹਿਰ ਵਿਚ ਜਾਂਦੇ ਅੱਗੋਂ ਕਮਿਸ਼ਨਰ ਦੀ ਬੱਘੀ ਆ ਗਈ, 
ਕਿਸੇ ਨੇ ਕਿਹਾ ਕਿ ਅੱਗੋਂ ਬੱਘੀ ਆਉਂਦੀ ਹੈ। ਕੋਈ ਪਰਵਾਹ ਨਹੀਂ ਕੀਤੀ-ਉਹਦੀ ਕਮਿਸ਼ਨਰ ਦੀ, ਅੱਗੋਂ ਭੀੜਾ 
ਥਾਂ ਆ ਗਿਆ ਤੇ ਮਾਰਿਆ ਵੱਟ ਕੇ ਖੂਡਾ ਕਮਿਸ਼ਨਰ ਦੀ ਘੋੜੀ ਨੂੰ, ਉਹ ਪਿੱਛੇ ਨੂੰ ਭੱਜ ਗਈ-ਲੈ ਕੇ ਬੱਘੀ। 
ਕੋਈ ਪਰਵਾਹ ਨਹੀਂ ਕੀਤੀ।” 

-ਲਾਲ ਏਹਿ ਰਤਨ ਭਾਗ ਪਹਿਲਾ, ਪੈਨਾ 263 


ਸੂਬਾ ਬ੍ਰਹਮਾ ਸਿੰਘ 
ਪਿੰਡ ਦਰਿਆਪੁਰ (ਕੈਥਲ) ਹੁਣ ਜ਼ਿਲ੍ਹਾ ਫਤਿਹਾਬਾਦ 


ਸੂਬਾ ਬ੍ਰਹਮਾ ਸਿੰਘ ਸਪੁੱਤਰ ਸ. ਗੁਲਾਬ ਸਿੰਘ ਜ਼ਿਮੀਂਦਾਰ, ਪਿੰਡ ਦਰਿਆਪੁਰ (ਕੈਥਲ) ਦੇ ਰਹਿਣ ਵਾਲੇ ਸਨ। 
ਇਨ੍ਹਾਂ ਦਾ ਜਨਮ ਲਗਭਗ ਸੈਨ 1822 'ਚ ਹੋਇਆ। 

ਸੂਬਾ ਬ੍ਰਹਮਾ ਸਿੰਘ (ਆਪਣਾ ਬਿਆਨ) - “ਪੁੱਤਰ ਗੁਲਾਬ ਸਿੰਘ, ਉਮਰ 50 ਦੇ ਲਗਭਗ, ਜੱਟ, 
ਦਰੀਆਪੁਰ (ਕੈਥਲ) ਅਣ੍ਰਦਾੜ੍ਹੀਆਂ ਹੀ ਉਦਾਸੀ ਸਾਧ ਬਣਿਆ। ਕਸ਼ਮੀਰੋਂ ਮੁੜਦਿਆਂ 1916 ਥਿਕ੍ਰਮੀ (ਸੈਨ 
1859) ਵਿਚ ਹਜ਼ਰੋਂ ਵਿਖੇ ਗੁਰੂ ਬਾਲਕ ਸਿੰਘ ਤੋਂ ਨਾਮਦਾਨ ਲਿਆ। ਸੈਮਤ 1921 ਬਿਕ੍ਰਮੀ ਵਿਚ ਉਹ ਗਿੱਲ 
ਪਿੰਡ ਵਿਚ ਰਹਿ ਰਿਹਾ ਸੀ (ਜਮੀਅਤ ਸਿੰਘ ਵਾਲੇ ਗਿੱਲ), ਉਸੇ ਵਰ੍ਹੇ ਐਮਿ੍‌ਤਸਰ ਵਿਖੇ ਗੁਰੂ ਰਾਮ ਸਿੰਘ ਨੂੰ ਮਿ- 
ਲਆ ਤੇ ਉਹਨਾਂ ਨਾਲ ਭੈਣੀ ਸਾਹਿਬ ਆ ਗਿਆ। ਗੁਰੂ ਰਾਮ ਸਿੰਘ ਨੇ ਉਹਨੂੰ ਗੁਜਰਾਂਵਾਲਾ, ਸਿਆਲਕੋਟ ਦੇ 
ਦੂਰ ਦੁਰਾਡੇ ਇਲਾਕਿਆ ਵਿਚ ਕੂਕਾ ਪੋਥ ਦਾ ਪਰਚਾਰ ਪਰਸਾਰ ਕਰਨ ਲਈ ਕਿਹਾ ਜੋ ਉਹ ਜੋਤਾ ਸਿੰਘ (ਢੈਪਈ) 
ਦੇ ਕਦੇ ਨਾਲ ਅਤੇ ਕਦੇ ਇਕੱਲਾ ਕਰਦਾ ਰਿਹਾ। ਉਹ ਲੋਕਾਂ ਨੂੰ ਚੋਰੀ ਨਾ ਕਰਨ, ਕੁੜੀਆਂ ਨੂੰ ਨਾ ਮਾਰਨ, ਧੀਆਂ 
ਭੈਣਾਂ ਦੇ ਪੈਸੇ ਲੈ ਕੇ ਵਿਆਹ ਨਾ ਕਰਨ ਲਈ ਕਹਿੰਦਾ ਰਹਿੰਦਾ ਹੈ।” 

ਐਗ੍ਰੇਜ਼ ਅਫ਼ਸਰ ਮੈਥਨਥ ਅਨੁਸਾਰ - ਇਹ ਬੌਦਾ ਹਕੀਕੀ ਤੌਰ 'ਤੇ ਧਾਰਮਿਕ ਹੈ ਪਰ ਉਕਸਾਉਣ ਮਗਰੋਂ 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 131 


੦੦0੦1 €16ਘਹੂ ।0੦॥੧੦॥1€1610॥)&30011.੮੦॥॥ 


ਜੋਸ਼ੀਲਾ ਹੋ ਸਕਦਾ ਹੈ। ਇਹ ਵਰ੍ਹਿਆਂ ਤੋਂ ਤਰਤੀਬ ਨਾਲ ਬਗਾਵਤ ਦਾ ਪਰਚਾਰ ਕਰਦਾ ਆ ਰਿਹਾ ਹੈ। ਸਾਹਿਬ 
ਸਿੰਘ, ਲੱਖਾ ਸਿੰਘ, ਕਾਹਨ ਸਿੰਘ ਜਿਉਂ ਇਸਨੂੰ ਵੀ ਤਾ ਉਮਰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। 

18 ਮਾਰਚ ਸੈਨ 1887 ਸੂਬਾ ਬ੍ਰਹਮਾ ਸਿੰਘ ਦੀ ਮੌਲਮੀਨ ਤੋਂ ਰਿਹਾਈ ਦੇ ਆਦੇਸ਼ ਸਰਕਾਰ ਨੇ ਜਾਰੀ ਕਰ 
ਦਿੱਤੇ ਸਨ। ਸੂਬਾ ਜੀ ਦੀ ਬੁਢਾਪੇ ਅਤੇ ਕਮਜ਼ੋਰੀ ਦੀ ਅਵਸਥਾ ਕਾਰਣ ਸਰਕਾਰ ਨੂੰ ਉਨ੍ਹਾਂ ਨੂੰ ਰਿਹਾਅ ਕਰਨਾ 
ਪਿਆ। 


ਸੂਬਾ ਰੂੜ ਸਿੰਘ, ਸੂਬਾ ਪਹਾੜਾ ਸਿੰਘ ਅਤੇ ਸੂਬਾ ਮਲੂਕ ਸਿੰਘ :- ਇਨ੍ਹਾਂ ਤਿੰਨਾਂ ਨੂੰ 15 ਦਸੈਬਰ ਸੈਨ 1872 
ਨੂੰ ਅਲਾਹਾਬਾਦ ਜੇਲ੍ਹ ਚੋਂ ਬੈਬਈ ਪ੍ਰੈਸੀਡੇਂਸੀ ਦੇ ਕਿਲ੍ਹਾ ਅਸੀਰਗੜ੍ਹ ਵਿਖੇ ਕੈਦ ਵਿਚ ਭੇਜਿਆ ਗਿਆ। ਇਹਨਾਂ 
ਨੂੰ ਕਿਲ੍ਹੇ ਵਿਚ ਮਿਲਟਰੀ ਗਾਰਦ ਦੇ ਪਹਿਰੇ ਹੇਠ ਹੀ ਘੁੰਮਣ ਫਿਰਨ ਦੀ ਆਗਿਆ ਸੀ। ਸੂਬਾ ਪਹਾੜਾ ਸਿੰਘ 2 
ਮਾਰਚ ਸੈਨ 1882 ਨੂੰ ਅਤੇ ਸੂਬਾ ਰੂੜ ਸਿੰਘ ਨਵੈਬਰ 1884.ਨੂੰ ਅਸੀਰਗੜ੍ਹ ਕਿਲ੍ਹੇ ਵਿਖੇ ਪਾਣ ਤਿਆਗ ਗਏ। 
ਸੂਬਾ ਮਲੂਕ ਸਿੰਘ ਨੂੰ 17 ਜਨਵਰੀ ਸੈਨ 1887 ਨੂੰ ਅਸੀਰਗੜ੍ਹ ਦੇ ਕਿਲ੍ਹੇ ਤੋਂ ਰਿਹਾਅ ਕਰ ਕੇ ਫਿਰੋਜ਼ਪੁਰ ਲਈ 
ਰੇਲ 'ਤੇ ਬਿਠਾ ਦਿੱਤਾ ਗਿਆ। 


ਸੂਬਾ ਰੂੜ ਸਿੰਘ 
ਪਿੰਡ ਬਨਵਾਲੀਪੁਰ, ਬਲਾਕ ਨੌਸ਼ਹਿਰਾਂ ਪੈਨੂਆ, ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ 


ਸੂਬਾ ਰੂੜ ਸਿੰਘ ਅਤੇ ਸੂਬਾ ਸਾਹਿਬ ਸਿਘ ਦੋਵੇਂ ਭਰਾ, ਸਪੁੱਤਰ ਸ. ਦਿਆਲ ਸਿੰਘ (ਰਾਮਗੜ੍ਹੀਏ ਸਿੱਖ) ਪਿੰਡ 
ਬਨਵਾਲੀਪੁਰ (ਬੰਗਾਲੀਪੁਰ), ਹੁਣ ਬਲਾਕ ਨੌਸ਼ਹਿਰਾ ਪੈਨੂਆ, ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਦੇ ਰਹਿਣ 
ਵਾਲੇ ਤਰਖਾਣ ਸਿੱਖ ਸਨ। ਸੂਬਾ ਰੂੜ ਸਿੰਘ ਦਾ ਜਨਮ ਸੈਨ 1831 'ਚ ਹੋਇਆ। 

ਸੂਬਾ ਰੂੜ ਸਿੰਘ (ਆਪਣਾ ਬਿਆਨ) - “ਪੁੱਤਰ ਦਿਆਲ ਸਿੰਘ, ਤਰਖਾਣ ਸਿੱਖ, ਉਮਰ 43 ਵਰ੍ਹੇ, ਬੈਗਾਲ- 
ਪੁਰ। ਐਮ੍ਰ੍‌ਤਸਰ ਵਿਚ ਰਹਿੰਦਾ, ਪਰਵਾਰ ਸਣੇ ਤੇ ਕਾਰਵਿਹਾਰ ਕਰਦਾ। ਸੈਮਤ 1917 ਬਿਕ੍ਰਮੀ ਵਿਚ ਗੁਰੂ ਰਾਮ 
ਸਿੰਘ ਨੇ ਕੂਕਾ ਬਣਾਇਆ। ਆਨੰਦਪੁਰ ਦੇ ਹੋਲੇ ਤੋਂ ਬਾਦ ਉਸਨੂੰ ਭਜਨ ਦੇਣ ਦਾ ਅਧਿਕਾਰ ਮਿਲਿਆ। ਸ਼ਹਿਰ 
ਵਿਚ ਸਿੱਖਿਆ ਦਿੰਦਾ ਹੈ।” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਬੰਦਾ ਨਿਸ਼ਾਨੇ ਵਾਲਾ ਨਹੀਂ, ਸਾਹਿਬ ਸਿੰਘ ਦਾ ਭਾਈ ਹੇਣਾ ਹੀ 
ਉਸਦਾ ਰੁਤਬਾ ਹੈ। 

ਸਖ਼ਤ ਕੈਦ ਵਿਚ ਸੂਬਾ ਰੂੜ ਸਿੰਘ, ਨਵੰਬਰ ਸੈਨ 1884 ਨੂੰ ਕਿਲ੍ਹਾ ਅਸੀਰਗੜ੍ਹ ਵਿਖੇ ਪ੍ਰਾਣ ਤਿਆਗ ਗਏ। 
ਪੰਜਾਬ ਦੇ ਸੁਤੌਤਰਤਾ ਸੰਗ੍ਰਾਮ ਦੇ ਗੌਰਵਮਈ ਇਤਿਹਾਸ ਵਿਚ ਸੂਬਾ ਰੂੜ ਸਿੰਘ ਦਾ ਨਾਮ ਸ਼ਹੀਦ ਵਜੋਂ ਅਮਰ 
ਰਰੇਗਾ। 


'ਕੁਥਾ ਐਦੌਲਨ'” ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 132 


੦੦0੦1 €16॥ਘਹੂ 0੦॥੧੦॥1€1610॥)&30੦11.੮੦॥॥ 


ਸੂਬਾ ਪਹਾੜਾ ਸਿੰਘ 
ਪਿੰਡ ਮਲੌਦ, ਬਲਾਕ/ਤਹਿਸੀਲ ਮਲੌਂਦ, ਜ਼ਿਲ੍ਹਾ ਲੁਧਿਆਣਾ 


ਸੂਬਾ ਪਹਾੜਾ ਸਿੰਘ ਸਪੁੱਤਰ ਸ੍ਰੀ ਹੇਮਾ ਚੰਦ ਜ਼ਿਮੀਂਦਾਰ, ਪਿੰਡ,ਮਲੌਦ, ਜ਼ਿਲ੍ਹਾ ਲੁਧਿਆਣਾ ਦੇ ਰਹਿਣ ਵਾਲੇ 
ਸਨ। ਇਨ੍ਹਾਂ ਦਾ ਜਨਮ ਸੈਨ 1822 'ਚ ਹੋਇਆ। 

ਸੂਬਾ ਪਹਾੜਾ ਸਿੰਘ (ਆਪਣਾ ਬਿਆਨ) - “ਪੁੱਤਰ ਹੇਮਾ, ਜਾਤੀ ਜੱਟ, ਉਮਰ 42, ਪਿੰਡ ਮਲੌਂਦ 

ਉਹ ਸਰਦਾਰ ਮਿੱਤ ਸਿੰਘ (ਬਦਨ ਸਿੰਘ ਦੇ ਪਿਤਾ) ਦੀ ਨੌਕਰੀ ਵਿਚ ਸੀ ਪਰ ਗਦਰ ਵਾਲੇ ਵਰ੍ਹੇ (1857) 
ਇਸ ਨੇ ਇਹ ਨੌਕਰੀ ਛੱਡ ਦਿੱਤੀ ਅਤੇ ਨਿਰਮਲਾ ਸਾਧ ਬਣ ਗਿਆ। ਸੈਮਤ 1917 ਬਿਕ੍ਰਮੀ ਵਿਚ ਗੁਰੂ ਰਾਮ 
ਸਿੰਘ ਨੇ ਉਹਨੂੰ ਕੂਕਾ ਬਣਾਇਆ ਅਤੇ ਪੰਜ ਵਰ੍ਹੇ ਪਹਿਲਾ ਉਹਨੂੰ ਸੂਬਾ ਥਾਪਿਆ ਗਿਆ। 

ਉਦੋਂ ਤੋਂ ਉਹ ਸਿਆੜ੍ਹ (ਥਾਣਾ ਡੇਹਲੋਂ-ਲੁਧਿਆਣਾ) ਰਹਿ ਰਿਹਾ ਹੈ ਜਿੱਥੇ ਉਸਦੇ ਕਈ ਸੰਬਧੀ ਅਤੇ ਕਈ 
ਨਾਮਧਾਰੀ ਕੂਕੇ ਹਨ। ਗੁਰੂ ਰਾਮ ਸਿੰਘ ਨਾਲ ਸਾਰਿਆਂ ਹੀ ਮੇਲਿਆ ਵਿਖੇ, ਐਮ੍ਰਤਸਰ, ਅਨੰਦਪੁਰ ਅਤੇ ਕੋਠੇ 
ਵਿਖੇ ਹਾਜ਼ਰ ਸੀ ਪਰ ਦਮਦਮਾ ਸਾਹਿਬ ਵਿਖੇ ਨਹੀਂ ਸੀ।” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਕੱਟੜ, ਖਤਰਨਾਕ ਜਾਪਦਾ ਬੰਦਾ ... ਚਿਹਰੇ ਤੋਂ ਉਸ ਦਾ ਇਰਾਦਾ 
ਝਲਕਦਾ ਹੈ। ਇਕ ਪ੍ਰਭਾਵਸ਼ਾਲੀ ਸੂਬਾ ਹੈ ਅਤੇ ਇਕ ਖਤਰਨਾਕ ਵਿਅਕਤੀ ਹੈ। ਬ੍ਰਹਮਾ ਸਿੰਘ ਤੋਂ ਵੱਧ ਖ਼ਤਰਨਾਕ 
ਹੈ। ਘੱਟੋ ਘਟ 10 ਵਰ੍ਹੇ ਦੇਸ਼ ਨਿਕਾਲਾ ਦਿੱਤਾ ਜਾਣਾ ਚਾਹੀਦਾ ਹੈ।” 

ਸੂਬਾ ਪਹਾੜਾ ਸਿੰਘ ਅਸੀਰਗੜ੍ਹ ਕਿਲ੍ਹੇ ਦੀ ਸਖ਼ਤ ਕੈਦ ਵਿਚ ਗੁਰਦੇ ਦੀ ਕਿਸੇ ਬੀਮਾਰੀ ਤੋਂ ਪੀੜਤ ਰਹਿਣ 
ਤੋਂ ਬਾਅਦ 2 ਮਾਰਚ ਸੈਨ 1882 ਨੂੰ ਸਵੇਰੇ 5 ਵਜੇ ਪ੍ਰਾਣ ਤਿਆਗ ਗਏ। ਪੰਜਾਬ ਦੇ ਸੁਤੌਤਰਤਾ ਸੰਗ੍ਰਾਮ ਦੇ 
ਗੌਰਵਮਈ ਇਤਿਹਾਸ ਵਿਚ ਸੂਬਾ ਪਹਾੜਾ ਸਿੰਘ ਦਾ ਨਾਮ ਸ਼ਹੀਦ ਵਜੋਂ ਅਮਰ ਰਹੇਗਾ। 


ਸੂਬਾ ਮਲੂਕ ਸਿੰਘ 
ਪਿੰਡ ਭੂਲੇ ਵਾਲਾ, ਬਲਾਕ ਮਲੌਟ, ਤਹਿਸੀਲ ਤੇ ਜ਼ਿਲ੍ਹਾ ਮੁਕਤਸਰ 


ਸੂਬਾ ਮਲੂਕ ਸਿੰਘ ਸਪੁੱਤਰ ਸ. ਸੁੱਖਾ ਸਿੰਘ, ਪਿੰਡ ਫੂਲੇ ਵਾਲਾ, ਬਲਾਕ ਮਲੌਟ, ਤਹਿਸੀਲ ਤੇ ਜ਼ਿਲ੍ਹਾ 
ਮੁਕਤਸਰ (ਪਹਿਲੋਂ ਫਿਰੋਜ਼ਪੁਰ) ਦੇ ਰਹਿਣ ਵਾਲੇ ਸਨ। ਇਨ੍ਹਾਂ ਦਾ ਜਨਮ ਕ੍ਰੀਬ ਸੈਨ 1833 'ਚ ਹੋਇਆ। 

ਸੂਬਾ ਮਲੂਕ ਸਿੰਘ (ਆਪਣਾ ਬਿਆਨ) - “ਪੁੱਤਰ ਸੁੱਖਾ ਸਿੰਘ, 39 ਵਰ੍ਹੇ, ਪਿੰਡ ਫੂਲੇਵਾਲਾ, ਮੁਕਤਸਰ 
(ਫਿਰੋਜ਼ਪੁਰ) ਸੰਮਤ 1921 ਬਿਕ੍ਰਮੀ ਵਿਚ ਕੂਕਾ ਬਣਾਇਆ ਤੇ ਦੋ ਸਾਲ ਬਾਦ ਸੂਬਾ ਥਾਪ ਦਿੱਤਾ। 

ਐਗ੍ਰੇਜ਼ ਅਫ਼ਸਰ ਮੈਕਨਥ ਅਨੁਸਾਰ - “ਮਲੂਕ ਸਿੰਘ, ਸੈਨ 1869 ਫਰਵਰੀ ਦੀਆਂ (ਥਰਾਜਵਾਲਾ) 
ਘਟਨਾਵਾਂ ਸਮੇਂ ਪ੍ਰਭਾਵਸ਼ਾਲੀ ਅਤੇ ਕੱਟੜ ਬਾਗ਼ੀ ਸੀ। ਉਹਨੂੰ ਦੋ ਸਾਲ ਬਾਅਦ ਇਸ ਸ਼ਰਤ ਤੇ ਘਰ ਭੇਜਿਆ ਜਾ 
ਸਕਦਾ ਹੈ ਕਿ ਪੁਲਿਸ ਨਿਗਰਾਨੀ ਹੇਠ ਘਰ ਵਿਚ ਹੀ ਰਹੇਗਾ। ਕਿਸੇ ਕਿਸਮ ਦੇ ਮੇਲੇ, ਮੀਟਿੰਗਾਂ ਵਿਚ ਭਾਗ ਨਹੀਂ 
ਲਵੇਗਾ। 


'ਕੁਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੋਗਰਾਮੀ-ਨਾਮਧਾਰੀ ਬਹੀਦ / 133 


੦੦0੦1 €16ਘਹੂ ।੧੦॥੧੦॥1€161੦॥)&340੦11.੮੦॥॥ 


17 ਜਨਵਰੀ ਸੈਨ 1887 ਨੂੰ ਸੂਬਾ ਮਲੂਕ ਸਿੰਘ ਨੂੰ ਇਨ੍ਹਾਂ ਸ਼ਰਤਾਂ ਨਾਲ ਕਿ ਉਹ ਆਪਣਾ ਪਿੰਡ, ਜ਼ਿਲ੍ਹਾ 
ਮੈਜਿਸਟਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾਂ ਨਹੀਂ ਛੱਡੇਗਾ, ਅਸੀਰਗੜ੍ਹ ਦੇ ਕਿਲ੍ਹੇ ਤੋਂ ਰਿਹਾਅ ਕਰ ਕੇ, 
ਫਿਰੋਜ਼ਪੁਰ ਲਈ ਰੇਲ 'ਤੇ ਬਿਠਾ ਦਿੱਤਾ ਗਿਆ। 


4. ਸੂਬਾ ਮਾਨ ਸਿੰਘ ਅਤੇ ਸੂਬਾ ਹੁਕਮਾ ਸਿੰਘ : ਇਨ੍ਹਾਂ ਦੋਹਾਂ ਨੂੰ ਇਕ ਦਸੈਬਰ ਸੈਨ 1872 ਨੂੰ ਅਲਾਹਾਬ- 
ਦ ਜੇਲ੍ਹ ਤੋਂ ਚੁਨਾਰ ਦੇ ਕਿਲ੍ਹੇ ਵਿਚ ਭੇਜ ਕੇ ਉਥੇ ਕੈਦ ਰੱਖਿਆ ਗਿਆ। 17 ਫਰਵਰੀ ਸੈਨ 1887 ਨੂੰ ਚੁਨਾਰ ਦੇ 
ਕਿਲ੍ਹੇ ਵਿਚੋਂ ਰਿਹਾਅ ਕਰ ਕੇ ਇਨ੍ਹਾਂ ਦੋਹਾਂ ਸੂਬਿਆਂ ਨੂੰ ਅੰਗ੍ਰੇਜ਼ ਸਰਕਾਰ ਨੇ ਇਹ ਸ਼ਰਤ ਲਗਾ ਕੇ ਕਿ ਉਹ ਆਪਣਾ 
ਪਿੰਡ, ਜ਼ਿਲ੍ਹਾ ਮੈਜਿਸਟਰੇਟ ਜਾਂ ਪੁਲਿਸ ਕਪਤਾਨ ਦੀ ਮਨਜੂਰੀ ਬਿਨਾਂ ਨਹੀਂ ਛੱਡਣਗੇ, ਵਾਪਸ ਭੇਜ ਦਿੱਤਾ। 


ਸੂਬਾ ਮਾਨ ਸਿੰਘ 
ਪਿੰਡ ਸੈਦੋਕੇ, ਬਲਾਕ/ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ 


ਸੂਬਾ ਮਾਨ ਸਿੰਘ ਸਪੁੱਤਰ ਸ. ਮੱਖਣ ਸਿੰਘ ਜ਼ਿਮੀਂਦਾਰ, ਪਿੰਡ ਸੈਦੋਕੇ, ਹੁਣ ਬਲਾਕ ਤੇ ਤਹਿਸੀਲ ਨਿਹਾਲ 
ਸਿੰਘ ਵਾਲਾ ਜ਼ਿਲ੍ਹਾ ਮੋਗਾ (ਪਹਿਲੋਂ ਫਿਰੋਜ਼ਪੁਰ) ਦੇ ਰਹਿਣ ਵਾਲੇ ਸਨ। ਇਨ੍ਹਾਂ ਦਾ ਜਨਮ ਸੈਨ 1832 'ਚ ਹੋਇਆ। 

ਸੂਬਾ ਮਾਨ ਸਿੰਘ ਤੇ ਸੂਬਾ ਹੁਕਮਾ ਸਿੰਘ ਨੂੰ ਅਲਾਹਾਬਾਦ ਤੋਂ ਚੁਨਾਰ ਕਿਲ੍ਹੇ ਵਿਚ ਕੈਦ ਕੀਤਾ ਗਿਆ। 

ਸੂਬਾ ਮਾਨ ਸਿੰਘ (ਆਪਣਾ ਬਿਆਨ) - “ਪੁੱਤਰ ਮੱਖਣ ਸਿੰਘ ਸੈਦੋਕੇ (ਫਿਰੋਜ਼ਪੁਰ), 40 ਸਾਲ, ਜੱਟ, ਸੈਮਤ 
1922 ਬਿਕ੍ਰਮੀ ਵਿਚ ਉਸਨੂੰ, ਜੋ ਵਾਹੀਵਾਨ ਹੈ, ਗੁਰੂ ਰਾਮ ਸਿੰਘ ਨੇ ਕੂਕਾ ਬਣਾਇਆ।” 

ਐਗ੍ਰੇਜ ਅਫ਼ਸਰ ਮੈਕਨਬ ਅਨੁਸਾਰ - “ਇਹ ਕੋਈ ਵੀ ਨੁਕਸਾਨ ਨਾ ਪਹੁੰਚਾਉਣ ਵਾਲਾ ਸ਼ਾਂਤ ਵਿਅਕਤੀ 
ਹੈ - ਇਕ ਬਹੁਤ ਹੀ ਸਧਾਰਨ ਜੱਟ ਸਿੱਖ, ਪਰ ਸਰਗਰਮ ਪ੍ਰਾਪੇਰਡਾ ਕਰਨ ਵਾਲਾ ਹੈ। ਜੇ ਹਾਲਾਤ ਸ਼ਾਂਤ ਹੋਣ 
ਤਾਂ ਇਸ ਨੂੰ ਤਿੰਨਾਂ ਸਾਲਾਂ ਬਾਅਦ ਇਸ ਸ਼ਰਤ 'ਤੇ ਘਰ ਵਾਪਸ ਭੇਜਿਆ ਜਾ ਸਕਦਾ ਹੈ ਕਿ ਪੁਲਿਸ ਨਿਗਰਾਨੀ 
ਹੇਠ ਘਰ ਵਿਚ ਹੀ ਰਹੇਗਾ। ਕਿਸੇ ਕਿਸਮ ਦੇ ਮੇਲੇ, ਮੀਟਿੰਗਾਂ ਵਿਚ ਭਾਗ ਨਹੀਂ ਲਵੇਗਾ। ਪਰ ਇਸ ਨੂੰ ਕਦੇ ਵੀ 
ਮਲੂਕ ਸਿੰਘ ਦੇ ਨਾਲ ਨਾ ਵਾਪਸ ਭੇਜਿਆ ਜਾਵੇ ਕਿਉਂਕਿ ਦੋਵੇਂ ਇੱਕੋ ਹੀ ਖਿੱਤੇ ਨਾਲ ਸੈਥੈਧਤ ਹਨ।” 

17 ਵਰਵਰੀ ਸੈਨ 1887 ਨੂੰ ਸੂਬਾ ਮਾਨ ਸਿੰਘ ਨੂੰ ਇਨ੍ਹਾਂ ਸ਼ਰਤਾਂ ਨਾਲ ਕਿ ਉਹ ਆਪਣਾ ਪਿੰਡ, ਜਿਲ੍ਹਾ 
ਮੈਜਿਸਟਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾਂ ਨਹੀਂ ਛੱਡੇਗਾ, ਚੁਨਾਰ ਦੇ ਕਿਲ੍ਹੇ ਤੋਂ ਰਿਹਾਅ ਕਰ ਕੇ, 
ਪੋਜਾਬ ਲਈ ਰੇਲ ਗੱਡੀ 'ਤੇ ਚਾੜ੍ਹ ਦਿੱਤਾ ਗਿਆ। 


'ਜੂਕਾ ਐਦੋਣਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 134 


੦੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਸੂਬਾ ਹੁਕਮਾ ਸਿੰਘ 
ਪਿੰਡ ਪਿੱਥੋ, ਬਲਾਕ ਰਾਮਪੁਰਾ, ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ 


ਸੂਬਾ ਹੁਕਮਾ ਸਿੰਘ, ਸਪੁੱਤਰ ਸ. ਮਿਹਰ ਸਿੰਘ ਜ਼ਿਮੀਂਦਾਰ, ਪਿੰਡ ਪਿੱਥੋ, ਹੁਣ ਬਲਾਕ ਰਾਮਪੁਰਾ, 
ਤਹਿਸੀਲ ਫੂਲ, ਜ਼ਿਲ੍ਹਾ ਬਠਿੰਡਾ (ਉਦੋਂ ਰਿਆਸਤ ਨਾਭਾ) ਦੇ ਰਹਿਣ ਵਾਲੇ ਸਨ। ਇਨ੍ਹਾਂ ਦਾ ਜਨਮ ਸੈਨ 1837 
`ਚ ਹੋਇਆ। 

ਸੂਬਾ ਹੁਕਮਾ ਸਿੰਘ ਤੇ ਸੂਬਾ ਮਾਨ ਸਿੰਘ ਨੂੰ ਅਲਾਹਾਬਾਦ ਤੋਂ' ਚੁਨਾਰ ਕਿਲ੍ਹੇ ਵਿਚ ਕੈਦ ਕੀਤਾ ਗਿਆ। 

ਸੂਬਾ ਹੁਕਮਾ ਸਿੰਘ (ਆਪਣਾ ਬਿਆਨ) - “ਪਿੰਡ ਪਿੱਥੋਕੇ (ਰਿਆਸਤ ਨਾਭਾ), ਉਮਰ 35, ਜਾਤੀ ਜੱਟ 

ਸੈਮਤ 1914 ਬਿਕਰਮੀ ਵਿਚ ਉਸਨੂੰ ਭੈਣੀ ਸਾਹਿਬ ਵਿਖੇ ਗੁਰੂ ਰਾਮ ਸਿੰਘ ਨੇ ਕੂਕਾ ਬਣਾਇਆ ਅਤੇ 
1923 ਬਿਕਰਮੀ ਵਿਚ ਉਸਨੂੰ ਸੂਬਾ ਥਾਪਿਆ ਗਿਆ। ਕੂਕਾ ਬਣਨ ਤੋਂ ਪਹਿਲਾ ਉਹ ਨਿਰਮਲਾ ਸਾਧ ਸੀ ਤੇ 
ਪਿਛਲੇ 20 ਵਰ੍ਹਿਆਂ ਵਿਚ ਉਹ ਕਦੇ ਕਦਾਈ ਹੀ ਆਪਣੇ ਪਿੰਡ ਗਿਆ ਹੋਵੇਗਾ। ਉਸ ਦਾ ਕੋਈ ਪਰਵਾਰ ਨਹੀਂ। 
ਉਹ ਭੈਣੀ ਸਾਹਿਬ ਵਿਖੇ ਰਹਿ ਕੇ ਪਵਿੱਤਰ ਪੋਥੀਆਂ ਦੀ ਨਕਲ ਕਰਦਾ ਹੈ ਅਤੇ ਜੇ ਕੋਈ ਚਾਹੇ ਤਾਂ ਉਸ ਨੂੰ ਨਾਮ 
ਵੀ ਦੇ ਦਿੰਦਾ ਹੈ। 

ਉਸ ਬਾਰੇ ਵੀ ਲਿਖਿਆ ਗਿਆ ਹੈ “ਇਕ ਉਤਸ਼ਾਹੀ ਸੂਬਾ ਹਮੇਸ਼ਾਂ ਗੁਰੂ ਰਾਮ ਸਿੰਘ ਨਾਲ ਅਤੇ ਆਮ 
ਕਰਕੇ ਬਗਾਵਤ ਦਾ ਪਰਚਾਰ ਕਰਨ ਵਾਲਾ।” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਇਹ ਕੋਈ ਜਿਆਦਾ ਮਹੱਤਵਪੂਰਵ ਵਿਅਕਤੀ ਨਹੀਂ। ਵਰ੍ਹਿਆਂ 
ਤੱਕ ਇਹ ਗੁਰੂ ਰਾਮ ਸਿੰਘ ਦਾ ਨਿਜੀ ਸੇਵਕ ਰਿਹਾ ਹੈ। ਇਹ, ਪੋਥੀਆਂ ਜੋ ਕੂਕਿਆਂ ਪਾਸੋਂ ਮਿਲਦੀਆਂ ਹਨ, ਬਾਗ਼ੀ 
ਸੁਰ ਵਾਲੀਆਂ, ਉਹਨਾਂ ਦੀਆਂ ਨਕਲਾਂ ਕਰਦਾ ਰਿਹਾ ਹੈ। ਜੇ ਸਭ ਠੀਕ ਠਾਕ ਹੋ ਜਾਵੇ ਤਾਂ ਵਰ੍ਹੇ ਬਾਅਦ ਇਸ ਨੂੰ 
ਨਾਭਾ ਰਿਆਸਤ ਦੇ ਹਵਾਲੇ ਕਰ ਕੇ ਉਪਰਕਤ ਸ਼ਰਤਾਂ ਲਗਾ ਕੇ ਵਾਪਸ ਭੇਜਿਆ ਜਾ ਸਕਦਾ ਹੈ।” 

17 ਫਰਵਰੀ ਸੈਨ 1887 ਨੂੰ ਐਗ੍ਰੇਜ਼ ਸਰਕਾਰ ਨੇ ਇਨ੍ਹਾਂ ਸ਼ਰਤਾਂ ਨਾਲ ਕਿ ਉਹ ਆਪਣਾ ਪਿੰਡ, ਜਿਲ੍ਹਾ 
ਮੈਜਿਸਟਰੇਟ ਜਾਂ ਪੁਲਿਸ ਕਪਤਾਨ ਦੀ ਮਨਜ਼ੂਰੀ ਬਿਨਾਂ ਨਹੀਂ ਛੱਡੇਗਾ, ਚੁਨਾਰ ਦੇ ਕਿਲ੍ਹੇ ਤੋਂ ਰਿਹਾਅ ਕਰ ਕੇ, 
ਪੋਜਾਬ ਲਈ ਰੇਲ ਗੱਡੀ 'ਤੇ ਚਾੜ੍ਹ ਦਿੱਤਾ ਗਿਆ। 


ਸ. ਮੈਗਲ ਸਿੰਘ ਬਿਸ਼ਨਪੁਰੀ 
ਪਿੰਡ ਬਿਸ਼ਨਪੁਰਾ, ਜ਼ਿਲ੍ਹਾ ਲੁਧਿਆਣਾ 


ਸ. ਮੋਗਲ ਸਿੰਘ ਪਿੰਡ ਬਿਸ਼ਨਪੁਰਾ ਰਿਆਸਤ ਪਟਿਆਲਾ (ਹੁਣ ਜ਼ਿਲ੍ਹਾ ਲੁਧਿਆਣਾ) ਦਾ ਪਹਿਲਾ ਪਿੰਡ 


ਕਿਲ੍ਹਾ ਰਾਇਪੁਰ (ਜ਼ਿਲ੍ਹਾ ਲੁਧਿਆਣਾ) ਸੀ। 
ਸ. ਮੋਗਲ ਸਿੰਘ ਬਿਸ਼ਨਪੁਰੀ, ਮਹਾਰਾਜਾ ਪਟਿਆਲਾ ਦੇ ਰਿਸ਼ਤੇਦਾਰ ਸਨ। ਸਰਕਾਰੀ ਰਿਕਾਰਡ 


'ਕੂਥਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬ਼ਹੀਚ / 135 


੦0੦1 €16ਘਹੂ ।0੦॥੧੦॥1€161੮॥)&30੦11.੮੦॥॥ 


ਅਨੁਸਾਰ, “ਮਹਾਰਾਜਾ ਪਟਿਆਲਾ ਨੇ ਉਸਨੂੰ ਕੂਕਿਆਂ ਨਾਲੋਂ ਨਿਖੇੜਨ ਲਈ ਬਹੁਤ ਪ੍ਰਲੋਭਨ ਦਿੱਤੇ ਪਰ ਜਦੋਂ 
ਸਰਦਾਰ ਨਾ ਮੈਨਿਆਂ ਤਾਂ ਉਸਨੂੰ ਰਿਆਸਤ ਵਿਚੋਂ ਬਾਹਰ ਕੱਢ ਦਿੱਤਾ ਗਿਆ ਤੇ ਹੁਣ ਉਹ ਗੁਰੂ ਰਾਮ ਸਿੰਘ ਦੇ 
ਨਾਲ ਹੀ ਰਹਿੰਦਾ ਹੈ।” 

ਐਗ੍ਰੇਜ਼ ਅਫ਼ਸਰ ਮੈਕਨਬ ਅਨੁਸਾਰ - “ਸ. ਮੈਗਲ ਸਿੰਘ ਬਿਸ਼ਨਪੁਰੀ, ਗੁਰੂ ਰਾਮ ਸਿੰਘ ਦਾ ਬਹੁਤ 


ਮਹੱਤਵਪੂਰਨ ਅਨੁਯਾਈ ਹੈ। ਕੂਕਿਆਂ ਵਿਚ ਉਸਦਾ ਸ਼ਾਮਲ ਹੋਣਾਂ ਕਿਸੇ ਮਨੋਰਥ ਲਈ ਹੈ ਨਾ ਕਿ ਕਿਸੇ ਪੁਰਾਣੀ 
ਘਟਨਾ ਸਦਕਾ ਤੇ ਜੇ ਕੂਕਿਆਂ ਦੇ ਢੋਗ ਨਾਲ ਸਿੱਖ ਰਾਜ ਕਾਇਮ ਹੋ ਜਾਂਦਾ ਤਾਂ ਉਸਨੂੰ ਗੁਰੂ ਰਾਮ ਸਿੰਘ ਤੋਂ ਵੀ 
ਵੱਧ ਲਾਭ ਹੋਣਾ ਸੀ। ਪਰ ਕਿਉਂਕਿ ਮੈਗਲ ਸਿੰਘ ਮਹਾਰਾਜਾ ਪਟਿਆਲਾ ਦਾ ਕੈਦੀ ਹੈ, ਸਾਡਾ ਨਹੀਂ ਇਸ ਲਈ, 
ਉਹ (ਮੈਕਨਬ) ਕੋਈ ਰਾਇ ਨਹੀਂ ਦੇਵੇਗਾ, ਸਜ਼ਾ ਦੇ ਸਬੈਧ ਵਿਚ!” 
ਮੈਕਨਬ ਅਨੁਸਾਰ ਇਸ ਬੰਦੇ ਵਿਰੁੱਧ ਕਿਸੇ ਵੀ ਅਧੂਰੀ ਕਾਰਵਾਈ ਦਾ ਉਹ ਵਿਰੋਧ ਕਰੇਗਾ ਜਾਂ ਤਾਂ 

ਇਸਨੂੰ ਤੁਰੈਤ ਵਾਪਸ ਭੇਜ ਦਿੱਤਾ ਜਾਵੇ ਤੇ ਜਾਂ ਫਿਰ ਤਾਉਮਰ ਦੇਸ਼ ਨਿਕਾਲਾ ਦੇ ਦਿੱਤਾ ਜਾਵੇ। 

ਐਤ ਸ. ਮੋਗਲ ਸਿੰਘ ਬਿਸ਼ਨਪੁਰੀ ਨੂੰ, ਮਹਾਰਾਜਾ ਮਹਿੰਦਰ ਸਿੰਘ ਪਟਿਆਲਾ ਦੀ ਸਿਫਾਰਸ਼ ਪਹੁੰਚ ਜਾਣ 
`ਤੇ 3 ਮਾਰਚ ਸੈਨ 1873 ਨੂੰ ਅਲਾਹਾਬਾਦ ਦੇ ਕਿਲ੍ਹੇ ਦੀ ਕੈਦ ਵਿਚੋਂ ਰਿਹਾਅ ਕਰ ਦਿੱਤਾ ਗਿਆ। 


'ਗੁਕਾ ਐਦੋਡਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 136 


੦੦0੦1 €16ਘਹੂ ।੧੦॥੧੦॥1€161੮॥0&340੦11.੮੦॥॥ 


'ਕੂਕਾ ਐਦੋਲਨ” 
ਦੇ ਮਹਾਨ ਸੁਤੌਤਰਤਾ ਸੈਗਰਾਮੀ 
ਨਾਮਧਾਰੀ ਸ਼ਹੀਦਾਂ ਦੀ ਸੂਚੀ 
(ਪੰਜਾਬ ਦੇ ਨਵੇਂ' ਬਣੇ ਜ਼ਿਲ੍ਹਿਆਂ ਅਨੁਸਾਰ) 


੦੦0੦1 €16॥ਘਹੂ ।0੦॥੧੦॥1€1610॥)&340੦11.੮੦॥॥ 


'ਕੂਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੰਗ੍ਰਾਮੀ-ਨਾਮਧਾਰੀ ਸ਼ਹੀਦ 


ਜ਼ਿਲ੍ਹਾ ਐਮ੍ਰਿਤਸਰ 

ਨੰ: _ਸ਼ਹੀਦ ਦਾ ਨਾਂ ਬਲਾਕ/ਤਹਿਸੀਲ __ ਪਿੰਡ 
1 ਸ਼ਹੀਦ ਹਾਕਮ ਸਿੰਘ ਪਟਵਾਰੀ 

(ਐਮ੍ਰਿਤਸਰ ਸਾਕੇ ਦੇ ਸ਼ਹੀਦ) ਚੋਗਾਵਾਂ/ਅਜਨਾਲਾ _ ਮੌੜ੍ਹੇ ਕਲਾਂ 
2 ਸ਼ਹੀਦ ਝੰਡਾ ਸਿੰਘ ਔਲਖ 

(ਐਮ੍ਰਿਤਸਰ ਸਾਕੇ ਦੇ ਸ਼ਹੀਦ) ਚੋਗਾਵਾਂ/ਅਜਨਾਲਾ _ਠੱਠਾ (ਰਾਵਲ) 
3-6 ਸ਼ਹੀਦ ਲਹਿਣਾ ਸਿੰਘ ਪੈਨਵ, ਸ਼ਹੀਦ ਫ਼ਤਿਹ ਸਿੰਘ __ ਅੰਮ੍ਰਿਤਸਰ ਅੰਮਿ੍‌ਤਸਰ 

(ਅਮ੍ਰਿਤਸਰ ਸਾਕੇ ਦੇ ਸ਼ਹੀਦ) 


ਸ਼ਹੀਦ ਲਹਿਣਾ ਸਿੰਘ, ਸ਼ਹੀਦ ਸਿਪਾਹੀ ਲਾਲ ਸਿੰਘ, 
(ਅਮ੍ਰਿਤਸਰ ਸਾਕੇ ਵਿਚ ਕਾਲੇ ਪਾਣੀ ਦੀ ਕੈਦ ਕੱਟ ਸ਼ਹੀਦ ਹੋਏ) 


ਨੰ: _ ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ 
2 _ ਸ਼ਹੀਦ ਬੀਹਲਾ ਸਿੰਘ ਸੰਧੂ 
(ਐਮ੍ਰਿਤਸਰ ਸਾਕੇ ਦੇ ਸ਼ਹੀਦ) ਭਿੱਖੀਵਿੰਡ/ਪੱਟੀ _ਨਾਰਲੀ 
2 _ ਸ਼ਹੀਦ ਹਾਕਮ ਸਿੰਘ ਤਰਨ ਤਾਰਨ/ ਝਬਾਲ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) ਤਰਨ ਤਾਰਨ 
3-4 ਸੂਬਾ ਸਾਹਿਬ ਸਿੰਘ, ਸੂਬਾ ਰੂੜ ਸਿੰਘ ਨੌਸ਼ਹਿਰਾ ਪੈਨੂਆ/ _ ਬਨਵਾਲੀਪੁਰ 


(ਕੂਕਾ ਐਦੋਲਨ ਦੇ ਕੈਦ ਕੱਟਦਿਆ ਸ਼ਹੀਦ ਹੋਣ ਤਰਨ ਤਾਰਨ (ਬੈਗਾਲੀਪੁਰ) 
ਵਾਲੇ ਸੂਥੇ ਸਾਹਿਬਾਨ) 


5-6 ਸੂਬਾ ਰੁਕਮ ਕੌਰ ਅਤੇ ਭਾਈ ਨੈਣਾਂ ਸਿੰਘ ਚੋਹਲਾ ਸਾਹਿਬ/ __ਵਰ੍ਹਿਆਂਹ 
(ਸੁਤੰਤਰਤਾ ਸੈਗ੍ਰਾਮੀ) ਤਰਨ ਤਾਰਨ 


ਕੂਕਾ ਐਦੋਲਨ' ਦੇ ਮਰਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 138 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


7 _ਸ. ਭਗਵਾਨ ਸਿੰਘ ਅੜਬੰਗੀ (ਸੈਧੂ) ਚੋਹਲਾ ਸਾਹਿਬ/ 
. (ਸੁਤੰਤਰਤਾ ਸੰਗ੍ਰਾਮੀ) ਤਰਨ ਤਾਰਨ 
8 _ ਸ.ਖ਼ੀਹਾ ਸਿੰਘ ਸੈਧੂ ਚੋਹਲਾ ਸਾਹਿਬ/ 
(ਸੁਤੌਤਰਤਾ ਸੈਗ੍ਰਾਮੀ) ਤਰਨ ਤਾਰਨ 
9 ਸ.ਮੇਜਾ ਸਿੰਘ ਸੰਧੂ ਚੋਹਲਾ ਸਾਹਿਬ/ 
(ਸੁਤੌਤਰਤਾ ਸੰਗ੍ਰਾਮੀ) ਤਰਨ ਤਾਰਨ 

ਜ਼ਿਲ੍ਹਾ ਬਠਿੰਡਾ 
ਨੰ: _ ਸ਼ਹੀਦ ਦਾ ਨਾਂ ਬਲਾਕ/ਤਹਿਸੀਲ 
1-2 ਸ਼ਹੀਦ ਸੂਬਾ ਗਿਆਨੀ ਰਤਨ ਸਿੰਘ ਰਾਮਪੁਰਾ/ ਫੂਲ 
(ਲੁਧਿਆਣੇ ਵਿਖੇ ਹੋਏ ਸ਼ਹੀਦ) 
ਸ਼ਹੀਦ ਹਰਨਾਮ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) 
3 ਸ਼ਹੀਦ ਰਤਨ ਸਿੰਘ ਨਾਈਵਾਲਾ ਮੌੜ/ਤਲਵੰਡੀ ਸਾਥੋਂ 
(ਲੁਧਿਆਣੇ ਵਿਖੇ ਹੋਏ ਸ਼ਹੀਦ) (ਕਸਾਈਵਾੜਾ) 
4-8 ਸ਼ਹੀਦ ਮੈਗਲ ਸਿੰਘ, ਸ਼ਹੀਦ ਗੁਰਮੁਖ ਸਿੰਘ, ਰਾਮਪੁਰਾ/ਫੂਲ 
ਸ਼ਹੀਦ ਮਸਤਾਨ ਸਿੰਘ (ਰਾਏਕੋਟ ਸਾਕੇ ਦੇ ਸ਼ਹੀਦ) 
ਸ਼ਹੀਦ ਹੀਰਾ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) 
ਸੂਬਾ ਰੁਕਮਾ ਸਿੰਘ (ਚੁਨਾਰ ਕਿਲ੍ਹੇ ਵਿਚ ਕੈਦ ਕੱਟੀ) 
9-11ਬਹੀਦ ਵਰਿਆਮ ਸਿੰਘ, ਸ਼ਹੀਦ ਮੋਗਾ ਸਿੰਘ, ਰਾਮਪੁਰਾ/ਫੂਲਾ 


12 
13 
4 
15 


ਸ਼ਹੀਦ ਅਤਰ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) 

ਸ਼ਹੀਦ ਖਜਾਨ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ਰਾਮਪੁਰਾ/ ਫੂਲਾ 
ਸ਼ਹੀਦ ਕੇਸਰ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ ਰਾਮਪੁਰਾ/ ਫੂਲਾ 
ਸ਼ਹੀਦ ਮਹਾਂ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ ਰਾਮਪੁਰਾ/ ਫੂਲਾ 
ਸ਼ਹੀਦ ਬਸੰਤ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ ਰਾਮਪੁਰਾ/ ਭੂਲਾ 


ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬਹੀਦ / 139 


੦੦0੦1 €16ਘਹੂ 


।0੦॥੧੦॥1€1610॥0&30੦11.੮੦॥॥ 


ਕੈ 


ਪਿੱਥੋ 


ਜ਼ਿਲ੍ਹਾ ਬਰਨਾਲਾ 


ਨੰ: ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ/ਸ਼ਹਿਰ 

1 _ ਸ਼ਹੀਦ ਕਟਾਰ ਸਿੰਘ ਬਬਰਨਾਲਾ/ਬਰਨਾਲਾ ਧਨੌਲਾ (ਪਿੰਡੀ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) ਜਵੈਧੇ) 

2 _ ਸ਼ਹੀਦ ਰਤਨ ਸਿੰਘ ਨਾਈਵਾਲਾ ਬਰਨਾਲਾ/ਬਰਨਾਲਾ ਨਾਈਵਾਲਾ 
(ਲੁਧਿਆਣੇ ਵਿਖੇ ਹੋਏ ਸ਼ਹੀਦ) 

3-4 ਸ਼ਹੀਦ ਵਰਿਆਮ ਸਿੰਘ, ਸ਼ਹੀਦ ਨੱਥਾ ਸਿੰਘ ਬਰਨਾਲਾ/ਬਰਨਾਲਾ ਬਰਨਾਲਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

5-6 ਸ਼ਹੀਦ ਚਤਰ ਸਿੰਘ ਅਤੇ ਸ਼ਹੀਦ ਰਤਨ ਸਿੰਘ ਬਰਨਾਲਾ/ਬਰਨਾਲਾ ਗੁਮਟੀ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

7-8 ਬਹੀਦ ਬੀਰ ਸਿੰਘ, ਸ਼ਹੀਦ ਵਰਿਆਮ ਸਿੰਘ ਮਹਿਲਕਲਾਂ/ ਮੂਮ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) ਬਰਨਾਲਾ 

9 _ ਮਾਈ ਇੰਦ ਕੌਰ ਬਬਰਨਾਲਾ/ਬਰਨਾਲਾ ਹੌਡਿਆਇਆ 
(ਮਲੇਰਕੋਟਲਾ ਸਾਕੇ ਵਿਚ ਸ਼ਾਮਿਲ ਹੋਈ ਤੇ ਕੈਦ ਕੱਟੀ) 

ਜ਼ਿਲ੍ਹਾ ਸੈਗ੍ਰੂਰ 

ਨੰ: ਸ਼ਹੀਦ ਦਾ ਨਾਂ ਬਲਾਕ/ਤਹਿਸੀਲ ਪਿੰਡ 

1-4 ਸ਼ਹੀਦ ਹੀਰਾ ਸਿੰਘ, ਸ਼ਹੀਦ ਲਹਿਣਾ ਸਿੰਘ, ਭਵਾਨੀਗੜ੍ਹ/ਸੈਗ੍ਰੂਰ _ਸਕਰੌਦੀ 
ਬ਼ਹੀਦ ਅਨੂਪ ਸਿੰਘ ਅਤੇ ਸ਼ਹੀਦ ਮਿੱਤ ਸਿੰਘ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

5-7 _ਬਹੀਦ ਡੂਪ ਸਿੰਘ, ਸ਼ਹੀਦ ਵਰਿਆਮ ਸਿੰਘ, ਭਵਾਨੀਗੜ੍ਹ/ਸੈਗ੍ਰੂਰ _ ਦਿਆਲਗੜ੍ਹ 
ਸ਼ਹੀਦ ਵਸਾਫਾ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) 

8-13 ਸ਼ਹੀਦ ਬਿਸ਼ਨ ਸਿੰਘ, ਸ਼ਹੀਦ ਸੱਦਾ ਸਿੰਘ, ਸ਼ੇਰਪੁਰ/ਧੂਰੀ ਰੂੜਗੜ੍ਹ (ਰੜ੍ਹ) 


ਸ਼ਹੀਦ ਹਰਨਾਮ ਸਿੰਘ, ਸ਼ਹੀਦ ਨਾਰਾਇਣ ਸਿੰਘ, 
ਸ਼ਹੀਦ ਹੀਰਾ ਸਿੰਘ, ਸ਼ਹੀਦ ਗੁਰਦਿੱਤ ਸਿੰਘ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 


“ਚੁਕਾ ਐਦੋਡਨ' ਦੇ ਮਰਾਨ ਸ਼ੁਰੋਤਰਤਾ ਸੰਗਰਾਮੀ-ਨਾਮਧਾਰੀ ਫ਼ਰੀਦ /' 140 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


34 ਸ਼ਹੀਦ ਹਰਨਾਮ ਸਿੰਘ ਸ਼ੇਰਪੁਰ/ਧੂਰੀ ਘਨੌਰੀ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) ੧ 
15-16 ਸ਼ਹੀਦ ਨੰਬਰਦਾਰ ਗੁਰਮੁਖ ਸਿੰਘ ਤੇ ਸ਼ਹੀਦ ਭੂਪ ਸਿੰਘ _ ਸ਼ੇਰਪੁਰ/ਧੂਰੀ ਫਰਵਾਹੀ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 
17 ਸ਼ਹੀਦ ਪ੍ਰੇਮ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) ਸੈਗਰਰੂਰ/ਸੈਗਰੂਰ. ਗਗੜਪੁਰ 
28 ਸ਼ਹੀਦ ਕਾਹਨ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ਲਹਿਰਾਗਾਗਾ/ਲਹਿਰਾ ` ਲਹਿਰਾ 
19 ਸ਼ਹੀਦ ਜੀਵਨ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) _ ਅਨਦਾਨਾ/ਮੂਨਕ __ਫੂਲਦ 
20 ਸ਼ਹੀਦ ਭਗਤ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) __ ਧੂਰੀ/ਧੂਰੀ ਕਾਂਝਲਾ 
21 ਸ਼ਹੀਦ ਰੂੜ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) ਮਲੇਰਕੋਟਲਾ/ਧੂਰੀ __ ਮੱਲੂਮਾਜਰਾ 
22 ਸੂਬਾ ਕਾਹਨ ਸਿੰਘ ( ਅਲਾਹਾਬਾਦ, ਅਦਨ ਜੇਲ੍ਹ, 'ਮਲੇਰਕੋਟਲਾ-2/ ___ ਚੱਕ (ਸ਼ੇਸ਼ੂਪੁਰਾ) 
ਹਜਾਰੀ ਬਾਗ਼, ਚੁਨਾਰ ਕਿਲ੍ਹੇ ਵਿਚ ਕੈਦ ਕੱਟੀ) _ ਮਲੇਰਕੋਟਲਾ 
23-24 ਬ਼ਹੀਦ ਗਿਆਨ ਸਿੰਘ (ਮਲੇਰਕੋਟਲਾ ਸਾਕੇ ਸਮੇਂ ਸ਼ੇਰਪੁਰ/ਧੂਰੀ ਬਲਾੜੀ 
ਕਾਲੇ ਪਾਣੀ ਦੀ ਕੈਦ ਵਿਚ ਸ਼ਹੀਦ ਹੋਏ)_ 
ਬਹੀਦ ਰਾਮ ਸਿੰਘ (ਮਲੇਰਕੋਟਲਾ ਸਾਕੇ ਸਮੇਂ 
ਲੜਦਿਆਂ ਸ਼ਹੀਦ ਹੋਏ) 
25-28ਸ਼ਹੀਦ ਅਲਬੇਲ ਸਿੰਘ, ਸ਼ਹੀਦ ਚੜ੍ਹਤ ਸਿੰਘ, ਸੰਗ੍ਰੂਰ/ਸੈਗ੍ਰੂਰ` ਬਾਲੀਆਂ 
ਸ਼ਹੀਦ ਜਵਾਹਰ ਸਿੰਘ, ਸ਼ਹੀਦ ਚੜ੍ਹਤ ਸਿੰਘ, 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 
29-30 ਬਹੀਦ ਥੱਮਣ ਸਿੰਘ (ਮਲੇਰਕੋਟਲਾ ਸਾਕੇ ਸਮੇਂ ਕਾਲੇ __ ਸੁਨਾਮ/ਸੁਨਾਮ ਫਲੇੜਾ 
ਪਾਣੀ ਦੀ ਕੈਦ ਵਿਚ ਸ਼ਹੀਦ ਹੋਏ) 
31 ਮਾਈ ਖੇਮ ਕੌਰ ਭਵਾਨੀਗੜ੍ਹ/ਸੈਗ੍ਰੂਰ _ਦਿੱਤੂਪੁਰ 
(ਮਲੇਰਕੋਟਲਾ ਸਾਕੇ ਵਿਚ ਸ਼ਾਮਿਲ ਹੋਈ ਤੇ ਕੈਦ ਕੱਟੀ) 
ਜ਼ਿਲ੍ਹਾ ਲੁਧਿਆਣਾ 
ਨੰ: _ ਸ਼ਹੀਦ ਦਾ ਨਾਂ ਬਲਾਕ/ਤਹਿਸੀਲ ਪਿੰਡ 
1 _ ਸ਼ਹੀਦ ਕਾਹਨ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) _ਲੁਧਿਆਣਾ/ਲੁਧਿਆਣਾ ਸੰਗੋਵਾਲ 
2-3 _ਬਹੀਦ ਦੇਵਾ ਸਿੰਘ ਗਰੇਵਾਲ ਪੱਖੋਵਾਲ/ਲੁਧਿਆਣਾ ਲੋਹਗੜ੍ਹ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 
ਸ਼ਹੀਦ ਅਤਰ ਸਿੰਘ ਗਰੇਵਾਲ (ਜੇਲ੍ਹ ਵਿਚ ਸ਼ਹੀਦ ਹੋਏ) 


“ੁਕਾ ਐਦੋਲਨ' ਦੇ ਮਰਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਬਹੀਦ / 141 


੦੦0੦1 €16॥ਘਹੂ ੧੦॥੧੦॥1€161੮॥0&30੦11.੮੦॥॥ 


4-9 ਸ਼ਹੀਦ ਵਜ਼ੀਰ ਸਿੰਘ, ਸ਼ਹੀਦ ਸੁਜਾਨ ਸਿੰਘ, ਡੇਹਲੋਂ/ਪਾਇਲ ਰਬੋਂ ਉੱਚੀ 
ਸ਼ਹੀਦ ਬੇਲਾ ਸਿੰਘ, ਸ਼ਹੀਦ ਸ਼ੋਭਾ ਸਿੰਘ, 
ਸ਼ਹੀਦ ਸੇਧਾ ਸਿੰਘ, ਸ਼ਹੀਦ ਨੱਥਾ ਸਿੰਘ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

20 _ ਸ਼ਹੀਦ ਗੁਰਮੁਖ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) _ਪੱਖੋਵਾਲ/ਲੁਧਿਆਣਾ _ਲਤਾਲਾ 

21 ਸ਼ਹੀਦ ਭੂਪ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) ਖੈਨਾ/ਪਾਇਲ ਦੀਵਾ ਮੈਡੇਰ 

12-13 ਸ਼ਹੀਦ ਰੂੜ ਸਿੰਘ (ਮਲੇਰਕੋਟਲਾ ਸਾਕੇ ਦੇ ਸ਼ਹੀਦ) ___ਦੋਰਾਹਾ/ਪਾਇਲ ਬਿਸ਼ਨਪੁਰਾ 
ਸ. ਮੈਗਲ ਸਿੰਘ ਬਿਸ਼ਨਪੁਰੀ 
(ਅਲਾਹਾਬਾਦ ਵਿਖੇ ਕੈਦ ਕੱਟੀ) 

14-15 ਸੂਬਾ ਲੱਖਾ ਸਿੰਘ ਮਲੌਦ ਮਲੌਦ 
(ਮੌਲਮੀਨ ਵਿਚ ਕੈਦ ਕੱਟ ਸ਼ਹੀਦ ਹੋਏ) (ਸਬ ਤਹਿਸੀਲ ਹੈ) 
ਸੂਬਾ ਪਹਾੜਾ ਸਿੰਘ 
(ਅਸੀਰਗੜ੍ਹ ਕਿਲ੍ਹੇ ਵਿਚ ਕੈਦ ਕੱਟ ਸ਼ਹੀਦ ਹੋਏ) 

16 ਸ਼ਹੀਦ ਧੌਕਲ ਸਿੰਘ ਡੇਹਲੋਂ/ਲੁਧਿਆਣਾ __ ਕਿਲਾ ਰਾਏਪੁਰ 
(ਕਾਲੇ ਪਾਣੀ ਦੀ ਕੈਦ ਕੱਟਦਿਆਂ ਸ਼ਹੀਦ ਹੋਏ) 

17-18 ਸ਼ਹੀਦ ਨਿਹਾਲ ਸਿੰਘ, ਸ਼ਹੀਦ ਕਾਹਨ ਸਿੰਘ ਡੇਹਲੋਂ/ਲੁਧਿਆਣਾ __ ਲਹਿਰਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

19-20 ਬਹੀਦ ਉਤਮ ਸਿੰਘ, ਸ਼ਹੀਦ ਚੜ੍ਹਤ ਸਿੰਘ ਡੇਹਲਂ/ਲੁਧਿਆਣਾ __ਰੁੜਕਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

21 _ ਸ਼ਹੀਦ ਹਜਾਰਾ ਸਿੰਘ ਰਾਏ ਲੁਧਿਆਣਾ-2/ ਰਾਈਆਂ 
(ਸੈਨ 1914 ਨੂੰ ਫਾਂਸੀ ਦਿੱਤੀ ਗਈ) ਲੁਧਿਆਣਾ 

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ 

ਨੰ: _ ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ਪਿੰਡ/ਬ਼ਹਿਰ 

1-2 ਸ਼ਹੀਦ ਸ਼ੋਭਾ ਸਿੰਘ, ਸ਼ਹੀਦ ਜੈ ਸਿੰਘ ਅਮਲੋਹ/ਅਮਲੋਹ _ਭੱਦਲਬੂਹਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

3-4 ਸ਼ਹੀਦ ਅਤਰ ਸਿੰਘ, ਸ਼ਹੀਦ ਜਵਾਹਰ ਸਿੰਘ ਅਮਲੋਹ/ਅਮਲੋਹ ਮਛਰਾਏ ਕਲਾਂ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 


'ਜੁਕਾ ਐਦੋਲਨ' ਦੇ ਮਹਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 142 


੦੦0੦1 €16ਘਹੂ ।੧੦॥੧੦॥1€161੦॥)&30੦11.੮੦॥॥ 


1-2 


ਸ਼ਹੀਦ ਦਸੌਧਾ ਸਿੰਘ ਖਮਾਣੋਂ/ਖਮਾਣੋਂ ਬਿਲਾਸਪੁਰ 


ਜ਼ਿਲ੍ਹਾ ਮਾਨਸਾ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ਪਿੰਡ/ਸ਼ਹਿਰ 
ਸ਼ਹੀਦ ਸੱਦਾ ਸਿੰਘ, ਸ਼ਹੀਦ ਸ਼ਾਮ ਸਿੰਘ ਭੀਖੀ/ਮਾਨਸਾ ਜੋਗਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 
ਸ਼ਹੀਦ ਭਗਵਾਨ ਸਿੰਘ ਮਾਨਸਾ/ਮਾਨਸਾ __ ਨੰਗਲ ਕਲਾਂ 


(ਮਲੇਰਕੋਟਲਾ ਸਾਕੇ ਸਮੇਂ ਕਾਲੇ ਪਾਣੀ ਦੀ ਕੈਦ ਵਿਚ ਸ਼ਹੀਦ ਹੋਏ) 


ਜ਼ਿਲ੍ਹਾ ਮੋਗਾ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ __ ਪਿੰਡ/ਸ਼ਹਿਰ 
ਸੂਬਾ ਜਵਾਹਰ ਸਿੰਘ ਮੋਗਾ 2/ਸੋਗਾ ਡਰੌਲੀ (ਭਾਈ) 
(ਮੌਲਮੀਨ (ਬਰਮਾ) ਵਿਖੇ ਕੈਦ ਕੱਟ ਸ਼ਹੀਦ ਹੋਏ) 
ਸੂਬਾ ਮਾਨ ਸਿੰਘ ਨਿਹਾਲ ਸਿੰਘ ਵਾਲਾ _ਸੈਦੋਕੇ 
(ਚੁਨਾਰ ਕਿਲ੍ਹੇ ਵਿਚ ਕੈਦ ਕੱਟੀ) 
ਸ਼ਹੀਦ ਜਗਤ ਸਿੰਘ ਬਾਘਾ ਪੁਰਾਣਾ/ __ਗੈਜੀ (ਗੁਲਾਬ ` 


(ਮਲੇਰਕੋਟਲਾ ਸਾਕੇ ਸਮੇਂ ਲੜਦਿਆਂ ਸ਼ਹੀਦ ਹੋਏ) __`_ਬਾਘਾ ਪੁਰਾਣਾ ਸਿੰਘ ਵਾਲਾ) 


ਜ਼ਿਲ੍ਹਾ ਮੁਕਤਸਰ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ/ਸ਼ਹਿਰ 
ਸੂਬਾ ਮਲੂਕ ਸਿੰਘ ਮਲੌਟ/ਮੁਕਤਸਰ __ਫੂਲੇਂ ਵਾਲਾ 
(ਕਿਲ੍ਹਾ ਅਸੀਰਗੜ੍ਹ ਵਿਖੇ ਕੈਦ ਕੱਟੀ) 
ਭਾਈ ਰਾਏ ਸਿੰਘ ਕੋਟ ਭਾਈ / ਮਧੀਰ 
(ਸੁਤੰਤਰਤਾ ਸੰਗ੍ਰਾਮੀ) ਗਿੱਦੜਵਾਹਾ 


“ਕੂਕਾ ਐਦੋਲਨ' ਦੇ ਮਹਾਨ ਸ਼ੁਰੈਰਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 143 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਜ਼ਿਲ੍ਹਾ ਪਟਿਆਲਾ 


ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ਪਿੰਡ/ਸ਼ਹਿਰ 
ਹਜ਼ੂਰੀ ਸੇਵਕ ਭਾਈ ਨਾਨੂੰ ਸਿੰਘ ਘਨੌਰ/ਰਾਜਪੁਰਾ __ਰੁੜਕੀ 
(ਸ਼ੀ ਸਤਿਗੁਰੂ ਰਾਮ ਸਿੰਘ ਜੀ ਦੇ ਨਾਲ ਕੈਦ ਕੱਟੀ) 

ਜ਼ਿਲ੍ਹਾ ਫ਼ਿਰੋਜ਼ਪੁਰ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ਪਿੰਡ/ਸ਼ਹਿਰ 
ਸ਼ਹੀਦ ਖ਼ਜਾਨ ਸਿੰਘ ਜ਼ੀਰਾ/ਜ਼ੀਰਾ ਮੱਲੋਕੇ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

ਜ਼ਿਲ੍ਹਾ ਜਲੰਧਰ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ/ਸ਼ਹਿਰ 
ਸ਼ਹੀਦ ਮੇਹਰ ਸਿੰਘ ਅਲਾਵਰਪੁਰ ਨਗਰ _ਅਲਾਵਰਪੁਰ 
(ਮਲੇਰਕੋਟਲਾ ਸਾਕੇ ਸਮੇਂ ਕਾਲੇ ਪਾਣੀ ਕੌਸਲ ਹੈ। 
ਦੀ ਕੈਦ ਕੱਟ ਸ਼ਹੀਦ ਹੋਏ) 

ਹਰਿਆਣਾ ਦੇ ਸੁਤੌਤਰਤਾ ਸੰਗ੍ਰਾਮੀ ਸ਼ਹੀਦ 

ਜ਼ਿਲ੍ਹਾ ਐਬਾਲਾ 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ਪਿੰਡ/ਸ਼ਹਿਰ 
ਸ਼ਹੀਦ ਵਰਿਆਮ ਸਿੰਘ ਬਹਾਦੁਰ ਸਿੰਘ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) ਵਾਲਾ 


'ਕੁਕਾ ਐਦੋਲਨ' ਦੇ ਮਰਾਨ ਸੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 144 


੦੦0੦੧ €16ਘਹੂ ।੧੦॥੧੦॥1€1610॥)&340੦11.੮੦॥॥ 


ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ/ਸ਼ਹਿਰ 
ਸ਼ਹੀਦ ਬਖ਼ਸ਼ਾ ਸਿੰਘ ਡੱਥਵਾਲੀ ਜੈਡਵਾਲਾ 
(ਮਲੇਰਕੋਟਲਾ ਸਾਕੇ ਦੇ ਸ਼ਹੀਦ) 

ਕੈਥਲ (ਹੁਣ ਜ਼ਿਲ੍ਹਾ ਫਤਿਹਾਬਾਦ) 
ਸ਼ਹੀਦ ਦਾ ਨਾਂ ਬਲਾਕ/ਤਹਿਸੀਲ _ ਪਿੰਡ/ਸ਼ਹਿਰ 
ਸੂਬਾ ਬ੍ਰਹਮਾ ਸਿੰਘ ਫਤਿਹਾਬਾਦ ਦਰਿਆਪੁਰ 
(ਮੌਲਮੀਨ (ਬਰਮਾ) ਵਿਖੇ ਕੈਦ ਕੱਟੀ) 


ਕਥਾ ਐਲੋਲਨ' ਦੇ ਮਹਾਨ ਸਤੈਰਰਤਾ ਸੈਗਰਾਮੀ-ਨਾਮਧਾਰੀ ਸ਼ਰੀਦ / 145 


੦੦0੦1 €16॥ਘਹੂ ।੧੦॥੧੦॥1€161੮॥0&340੦11.੮੦॥॥ 


ਮਲੇਰਕੋਟਲਾ ਸਾਕਾ ਤੇ ਸਰਕਾਰੀ ਦਸਤਾਵੇਜ਼ 


ਪਟਿਆਲਾ ਰਿਆਸਤ ਦੇ ਸਰਕਾਰੀ ਰਿਕਾਰਡ ਵਿਚੋਂ ਮੈਂ ਕੁਝ ਡਾਕੂਮੈਂਟਸ ਦੀਆਂ ਫਾਇਲਾਂ ਕਢਵਾਈਆਂ 
ਹਨ। ਇਹ ਦਸਤਾਵੇਜ਼ ਉਰਦੂ, ਫਾਰਸੀ, ਅਤੇ ਅਰਬੀ ਭਾਸ਼ਾ ਵਿਚ ਲਿਖੇ ਹੋਏ ਹਨ। ਇਨ੍ਹਾਂ ਦਾ ਅਨੁਵਾਦ 
ਕਰਵਾਇਆਂ, ਬਹੁਤ ਸਾਰੀਆਂ ਨਵੀਆਂ ਗਾਲਾਂ ਤੇ ਜਾਣਕਾਰੀਆਂ ਉਭਰ ਕੇ ਸਾਹਮਣੇ ਆ ਰਹੀਆਂ ਹਨ। ਮਸਲਨ 
ਸ਼ਹੀਦਾਂ ਦੀਆਂ ਜ਼ਬਤ ਕੀਤੀਆਂ ਜਾਇਦਾਦਾਂ ਦਾ ਵੇਰਵਾ, ਮਲੇਰਕੋਟਲਾ ਸਾਕੇ ਤੋਂ ਬਾਅਦ ਫੜੇ ਗਏ ਕੂਕੇ ਸਿੱਖ 
ਅਤੇ ਜਿਹੜੇ ਸਿੱਖ ਮਾਘੀ ਦੇ ਮੇਲੇ 'ਤੇ ਗਏ ਸਨ ਉਨ੍ਹਾਂ ਦੇ ਬਿਆਨ, ਪਿੰਡ ਰੜ੍ਹ ਤੋਂ ਜ਼ਬਤ ਕੀਤਾ ਗਿਆ ਸਿੱਖਾਂ 
ਦਾ ਸਮਾਨ, ਜਖ਼ਮੀ ਸਿੱਖਾਂ ਦੇ ਖੂਨ ਨਾਲ ਲਿਬੜੇ ਕੱਪੜਿਆਂ ਦੀ ਹਥਿਆਰਾਂ ਦੀ ਗਿਣਤੀ, ਅੰਗ੍ਰੇਜ਼ ਸਰਕਾਰ ਵੱਲੋਂ 
ਮਹਾਰਾਜਾ ਪਟਿਆਲਾ ਦਾ ਧਨਵਾਦ, ਸਾਕੇ ਤੋਂ ਬਾਅਦ ਦਿੱਤੇ ਗਏ ਇਨਾਮ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੂੰ 
ਜਲਾਵਤਨ ਕੀਤੇ ਜਾਣ ਬਾਰੇ ਲਿਖਤਾਂ, ਗੱਲ ਕੀ ਬਹੁਤ ਕੁਝ ਅਜਿਹਾ ਸਾਹਮਣੇ ਆ ਰਿਹਾ ਹੈ ਜੋ ਲੂੰ ਕੰਡੇ ਖੜ੍ਹੇ 
ਕਰ ਦੇਣ ਵਾਲਾ ਹੈ। 

ਪੇਸ਼ ਹੈ ਸਰਕਾਰੀ ਦਸਤਾਵੇਜ਼ਾਂ ਵਿਚੋਂ ਕੁਝ ਕੁ ਟੁਕਾਂ :- 

“ਜਿਹੜੇ ਕੂਕਾ ਲੋਕ ਗਿ੍‌ਫ਼ਤਾਰ ਹੋ ਕੇ ਤੋਪਾਂ ਨਾਲ ਉਡਾਏ ਗਏ ਹਨ ਤੇ ਵਿਸ਼ੇਸ਼ ਕਰ ਕੇ ਜਿੰਨੇ ਵੀ ਉਹ ਲੋਕ 
ਜਿਹੜੇ ਉੱਚੇ ਰਤਥੇ ਵਾਲੀ ਸਰਕਾਰ ਦੇ ਇਲਾਕੇ ਦੇ ਵਾਸੀ ਹੋਣ, ਉਨ੍ਹਾਂ ਦੀ ਜਾਇਦਾਦ ਕੁਰਕ ਹੋਣੀ ਚਾਹੀਦੀ ਹੈ। 
ਉਨ੍ਹਾਂ ਦੇ ਬੀਵੀ ਬੱਚਿਆਂ ਦੀ ਨਿਗਰਾਨੀ ਹੋਣੀ ਚਾਹੀਦੀ ਹੈ ਅਤੇ ਇਸ ਹੁਕਮ ਦੀ ਨਾਜ਼ਿਮ ਸਾਹਿਬਾਨ ਰਾਹੀਂ ਬਹੁਤ 
ਛੇਤੀ ਤਾਮੀਲ ਹੋਣੀ ਚਾਹੀਦੀ ਹੈ।” 

“ਕੋਟਲਾ ਦੇ ਫਸਾਦ ਸਮੇਂ ਇਨ੍ਹਾਂ ਦੀ ਗਿਣਤੀ 120 ਸੀ। ਫ਼ਰਦ ਵਿਚ ਦਰਜ ਵੇਰਵੇ ਅਨੁਸਾਰ 68 ਵਿਅਕਤੀ 
ਤਾਂ ਨਿਕਲ ਆਏ ਪਰ 52 ਜਣੇ ਅਜੇ ਬਾਕੀ ਹਨ। ਉਨ੍ਹਾਂ ਰਹਿੰਦੇ ਵਿਅਕਤੀਆਂ ਦੀ ਗ੍ਰਿਫ਼ਤਾਰੀ ਜਿਸ ਤਰ੍ਹਾਂ ਹੋਂ 
ਸਕੇ ਹੋਣੀ ਚਾਹੀਦੀ ਹੈ।” 

“ਨਾਜ਼ਿਮਾਂ ਨੂੰ ਹੁਕਮ ਦਿੱਤਾ ਜਾਵੇ ਕਿ ਉਹ ਸਰਕਾਰ ਦੀ ਰਿਆਸਤ ਵਿਚ ਸਥਿਤ ਉਨ੍ਹਾਂ ਲੋਕਾਂ ਦੀ ਹਰ 
ਕਿਸਮ ਦੀ ਜਾਇਦਾਦ ਸਰਕਾਰ ਵਿਚ ਜ਼ਬਤ ਕਰਨ, ਜਿਨ੍ਹਾਂ ਨੇ ਮਲੌਦ ਤੇ ਕੋਟਲਾ ਉਤੇ ਹਮਲਾ ਕੀਤਾ ਸੀ। 

“ਸਰਕਾਰ ਦੀ ਰਿਆਸਤ 'ਚ ਰਹਿਣ ਵਾਲੇ ਜਿੰਨੇ ਕੂਕਾ ਲੋਕ ਇਸ ਮੇਲੇ 'ਤੇ ਭੈਣੀ ਵਿਖੇ ਕੂਕਾ ਫ਼ਿਰਕੇ ਦੇ 
ਬਾਨੀ ਗੁਰੂ ਰਾਮ ਸਿੰਘ ਪਾਸ ਇੱਕਠੇ ਹੋਏ ਹੋਣ, ਉਸ ਵੇਲੇ ਤਕ ਕੈਦ ਰਖੇ ਜਾਣ ਜਦੋਂ ਤਕ ਉਹ ਇਸ ਫ਼ਸਾਦ 
ਵਿਚ ਸ਼ਾਮਲ ਨਾ ਹੋਣ ਬਾਰੇ ਅਦਾਲਤ ਦੀ ਤਸੱਲੀ ਨਾ ਕਰਾ ਦੇਣ ਅਤੇ ਜਿਹੜੇ ਪਿੰਡਾਂ ਵਿਚ ਕੂਕਾ ਲੋਕ ਵੱਸਦੇ. 
ਰੋਣ, ਉਨ੍ਹਾਂ ਨੂੰ ਉਥੋਂ ਦੇ ਨੰਬਰਦਾਰਾਂ ਦੇ ਸਪੁਰਦ ਕਰਕੇ ਨੰਬਰਦਾਰਾਂ ਨੂੰ ਤਾਕੀਦੀ ਹੁਕਮ ਦਿੱਤਾ ਜਾਵੇ ਕਿ ਉਹ 
ਕੂਕਿਆਂ ਨੂੰ ਅਗਲੇ ਹੁਕਮ ਤਕ ਪਿੰਡਾਂ ਤੋਂ ਬਾਹਰ ਨਾ ਜਾਣ ਦੇਣ, ਨਹੀਂ ਤਾਂ ਉਹ ਨੰਬਰਦਾਰ ਉੱਤਰਦਾਇਕ ਸਮਝੇ 
ਜਾਣਗੇ? 


'ਫੁਕਾ ਐਦੋਲਨ' ਦੇ ਮਰਾਨ ਸੁਤੇਤਰਤਾ ਸੰਗਫਾਮੀ-ਨਾਮਧਾਰੀ ਬਹੀਦ 4 146 


੦੦0੦੧ €16॥ਘਹੂ ।0੦॥੧੦॥1€1610॥)&340੦11.੮੦॥॥ 


“ਪੁਲਿਸ ਨੂੰ ਤਾਕੀਦ ਨਾਲ ਹਦਾਇਤ ਕੀਤੀ ਜਾਵੇ ਕਿ ਉਹ ਕਿਸੇ ਥਾਂ ਇਨ੍ਹਾਂ ਕੂਕਿਆਂ ਨੂੰ ਇੱਕਠੇ ਨਾਂ ਹੋਣ 
ਦੇਵੇ ਅਤੇ ਜੇ ਕਿਸੇ ਥਾਂ ਇੱਕਠੇ ਵੇਖੇ ਤਾਂ ਫੌਰਨ ਗ੍ਰਿਫ਼ਤਾਰ ਕਰ ਕੇ ਅਦਾਲਤ ਕੋਲ ਚਲਾਣ ਪੇਸ਼ ਕਰੇ ਤਾਂ ਕਿ 
ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿੱਤੀ ਜਾਵੇ!” 

“ਇਨ੍ਹਾਂ ਵਿਚੋਂ ਜਿਹੜੇ ਲੋਕ ਸੂਬਾ" ਕਹਾਉਂਦੇ ਹਨ ਤੇ ਕਿਸੇ ਤਰ੍ਹਾਂ ਦਾ ਧਾਰਮਕ ਰੋਅਬ ਦਾਬ ਇਸ ਫਿਰਕੇ ਦੇ 
ਲੋਕਾਂ ਤੇ ਰਖਦੇ ਹਨ, ਉਨ੍ਹਾਂ ਨੂੰ ਭੀ ਅਜੇ ਕੈਦ ਕਰ ਲਿਆ ਜਾਵੇ।” 

“ਫ਼ਸਾਦ ਦੀ ਬੁਨਿਆਦ ਰੱਖਣ ਵਾਲੇਂ ਇਸ ਕੌਮ ਦੇ ਗੁਰੂ ਰਾਮ ਸਿੰਘ ਨੂੰ, ਸਰਕਾਰ ਦੇ ਹੁਕਮ ਨਾਲ ਪਿੰਡ 
ਭੈਣੀ ਤੋਂ ਰੇਲ 'ਚ ਸਵਾਰ ਕਰਵਾ ਕੇ ਅਲਾਹਾਬਾਦ ਭੇਜਿਆ ਗਿਆ।” 

“ਇਹ ਥੋੜ੍ਹੀ ਜਿਹੀ ਜਮਾਤ ਨਾਂ ਤਾਂ ਰਿਆਸਤ ਕੋਟਲਾ 'ਤੇ ਕਬਜਾ ਕਰ ਸਕਦੀ ਸੀ ਤੇ ਨਾ ਉਨ੍ਹਾਂ ਦੇ ਸ਼ਹੀਦ 
ਹੋਣ ਦੇ ਇਰਾਦੇ ਦਾ ਪਤਾ ਚਲਿਆ। ਜੇ ਉਨ੍ਹਾਂ ਦਾ ਸ਼ਹੀਦ ਹੋਣ ਦਾ ਇਰਾਦਾ ਹੁੰਦਾ ਤਾਂ ਉਹ ਪੈਜ ਸਤ ਆਦਮੀਆਂ 
ਦੇ ਅੱਗੇ ਹਥਿਆਰ ਸੁੱਟ ਕੇ ਉਨ੍ਹਾਂ ਦੀਆਂ ਧਮਕੀਆਂ ਨਾਲ ਜਾਂ ਉਨ੍ਹਾਂ ਦੇ ਧੋਖਾ ਦੇਣ ਨਾਲ, ਆਪਣੇ ਪੈਰਾਂ ਨਾਲ 
ਚੱਲ ਕੇ ਤੇ ਕਿਲ੍ਹਾਂ ਸ਼ੇਰਪੁਰ 'ਚ ਆ ਕੇ ਕੈਦ ਨਾ ਹੁੰਦੇ। ਸਾਫ਼ ਜ਼ਾਹਿਰ ਹੈ ਕਿ ਇਹ ਲੋਕ ਆਪਣੇ ਗੁਰੂ 'ਤੇ ਭਰੋਸੇ ਦੇ 
ਜੋਰ 'ਤੇ ਮੁਲਕ ਨੂੰ ਫਤਿਹ ਕਰਨ ਦਾ ਇਰਾਦਾ ਰੱਖਦੇ ਹਨ।” 

“ਇਸ ਵਾਰਦਾਤ ਤੋਂ ਪ੍ਰਗਟ ਤੌਰ 'ਤੇ, ਇਸ ਫ਼ਿਰਕੇ ਦੇ ਬਿਆਨ ਦੇ ਮੁਤਾਬਕ ਇਨ੍ਹਾਂ ਦਾ ਇਰਾਦਾ ਤਾਂ ਮੁਲਕ 
ਨੂੰ ਹਥਿਆਉਣ ਦਾ ਮਾਲੂਮ ਹੁੰਦਾ ਹੈ।” 

“ਕੂਕਿਆਂ ਵੱਲੋਂ ਇਸ ਮਾਰਧਾੜ ਤੇ ਫ਼ਸਾਦ ਦਾ ਕਾਰਨ ਆਪਣੇ ਧਰਮ ਦੀ ਤਰੱਕੀ ਕਰਨਾ ਤੇ ਮੁਲਕ ਨੂੰ 
ਫਤਿਹ ਕਰਨਾ ਹੈ। ਇਹ ਲੋਕ ਦਿਲੋਂ ਇਹੀ ਚਾਹੁੰਦੇ ਹਨ ਕਿ ਮਜ਼ਹਬ ਵਿਚ ਤਰੱਕੀ ਹੋਵੇ ਤੇ ਮੁਲਕ ਲਿਆ ਜਾਵੇ 
ਅਤੇ ਸਾਰੇ ਇਹ ਦਿਲੋਂ ਚਾਹੁੰਦੇ ਹਨ ਕਿ ਗਊਕਸ਼ੀ ਬੰਦ ਹੋ ਜਾਵੇ।” 

(ਇਨ੍ਹਾਂ ਦੇ ਅਤੇ ਅਗਲੇ ਪੰਨਾ ਨੰ: 147 ਤੋਂ 156 ਤੀਕ ਦੇ ਪੰਨਿਆਂ ਦੇ ਉਰਦੂ, ਅਰਬੀ ਅਤੇ ਫ਼ਾਰਸੀ ਵਿਚ 
ਮੂਲ ਦਸਤਾਵੇਜ਼ ਮੇਰੇ ਕੋਲ ਹਨ) 


ਕੂਕਾ ਐਦੋਲਨ' ਦੇ ਮਹਾਨ ਸੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 147 


੦੦0੦1 €16ਘਹੂ ।੧੦॥੧੦॥1€1610॥)&30੦11.੮੦॥॥ 


ਮਲੇਰਕੋਟਲੇ ਸਾਕੇ ਤੋ' ਬਾਅਦ 
ਨਾਮਧਾਰੀ ਸਿੱਖਾਂ ਦੀ ਬਣਾਈ ਸਕੀਮ ਦੇ ਦਸਤਾਵੇਜ਼ 


ਪਹਿਲਾ ਬੇਲਾ ਸਿੰਘ ਪਿੰਡ ਮੁੰਡੀਆਂ ਬਾਰੇ ਵੇਰਵੇ ਸਹਿਤ ਹਾਲ ਦੱਸ ਚੁੱਕਾ ਹਾਂ ਅਤੇ ਅੱਜ ਦਾ ਹਾਲ ਇਸ 
ਤਰ੍ਹਾਂ ਹੈ:- 

ਉਪ੍ਰੋਕਤ ਬੇਲਾ ਸਿੰਘ ਨੂੰ ਸਰਦਾਰ ਨਰਾਇਣ ਸਿੰਘ ਤੇ ਲਹਿਣਾ ਸਿੰਘ, ਤਹਿਸੀਲਦਾਰ ਨੇ ਸਵੇਰੇ ਹੀ ਆਪਣੇ 
ਮਕਾਨ 'ਤੇ ਬੁਲਾਇਆ। ਪਾਰਕਿੰਨਜ਼ ਸਾਹਿਬ ਡਿਪਟੀ ਕਮਿਸ਼ਨਰ ਨੂੰ ਪਰਦੇ ਨਾਲ ਇਤਲਾਹ ਦੇ ਦਿੱਤੀ। ਸਾਹਿਬ 
ਡਿਪਟੀ ਕਮਿਸ਼ਨਰ ਬਹਾਦੁਰ ਉਨ੍ਹਾਂ ਦੇ ਮਕਾਨ ਦੇ ਇਕ ਕਮਰੇ 'ਚ ਦਰਵਾਜ਼ੇ ਦੇ ਤਖਤਿਆਂ ਦੇ ਨੇੜੇ ਥੈਠ ਗਏ। 
ਉਧ੍ਰੋਕਤ ਦੋਹਾਂ ਸਰਦਾਰਾਂ ਨੇ ਬੇਲਾ ਸਿੰਘ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। 

ਬੇਲਾ ਸਿੰਘ ਨੇ ਨਰਾਇਣ ਸਿੰਘ ਤੋਂ ਪੁੱਛਿਆ ਕਿ “ਤੁਸੀਂ ਸਿੰਘ ਸਾਹਿਬ ਕਿਸ ਥਾਂ ਤੋਂ ਹੋ ?” 

ਨਰਾਇਣ ਸਿੰਘ ਨੇ ਜਵਾਬ ਦਿੱਤਾ ਕਿ “ ਮੈਂ ਅਰਬ ਵੱਲ ਦੂਰ ਦਾ ਰਹਿਣ ਵਾਲਾ ਹਾਂ ਅਤੇ ਨਾਮ ਮੇਰਾ ਪੰਜਾਬ 
ਸਿੰਘ ਹੈ।” 

ਇਸ 'ਤੇ ਉਸ ਦੀ ਤਸੱਲੀ ਹੋ ਗਈ। ਫਿਰ ਉਸ ਨੇ ਕੂਕਿਆਂ ਦਾ ਸਾਰਾ ਹਾਲ ਕਹਿਣਾ ਸ਼ੁਰੂ ਕਰ ਦਿੱਤਾ ਤੇ 
ਇਹ ਕਿਹਾ ਕਿ 

“ਸਤਿਗੁਰੂ ਵੈਸਾਖ ਦੇ ਮਹੀਨੇ ਤਸ਼ਰੀਫ਼ ਲੈ ਆਉਣਗੇ ਭਾਵੇਂ ਐਗਰੇਜ਼ ਕਿੰਨਾਂ ਹੀ ਬੰਦੋਬਸਤ ਕਰ ਲੈਣ। 
ਵੇਸਾਖ ਵਿਚ ਐਗਰੇਜ਼ਾਂ ਅਤੇ ਰਾਜਿਆਂ ਦੇ ਰਾਜ ਨਹੀਂ ਰਹਿਣਗੇ। ਸਾਡੇ ਸਤਿਗੁਰੂ ਕੋਲ ਇਕ ਸੌ ਸਾਖੀ ਭਾਵ ਪੋਥੀ 
ਸੀ। ਸਤਿਗੁਰੂ ਨੇ ਉਨ੍ਹਾਂ ਵਿਚੋਂ ਇਕ ਲਹਿਣਾ ਸਿੰਘ ਨੂੰ, ਇਕ ਹੀਰਾ ਸਿੰਘ ਸਕਰੌਦੀ ਵਾਲੇ ਨੂੰ, ਇਕ ਨੰਦ ਸਿੰਘ 
ਰੰਢਿਆਏ ਵਾਲੇ ਨੂੰ ਤੇ ਇਕ ਦਰਬਾਰਾ ਸਿੰਘ ਤੇ ਈਸ਼ਰ ਸਿੰਘ ਰਾਏਪੁਰੀਏ ਨੂੰ ਦਿੱਤੀ ਸੀ। ਉਸ ਪੋਥੀ ਵਿਚ ਇਹ 
ਵੀ ਹਾਲ ਲਿਖਿਆ ਹੋਇਆ ਸੀ ਅਤੇ ਉਸੇ ਸਾਖੀ ਦੇ ਮੁਤਾਬਿਕ ਇਹ ਕਾਰਵਾਈ ਸ਼ੁਰੂ ਹੋ ਰਹੀ ਹੈ। ਹੁਣ ਕਿਸੇ ਤੋਂ 
ਉਸ ਕਾਰਵਾਈ ਦਾ ਇੰਤਜ਼ਾਮ ਨਹੀਂ ਹੋ ਸਕੇਗਾ। ਪਹਿਲਾ ਜਿਹੜੇ ਮਾਰੇ ਗਏ ਸੋ ਮਾਰੇ ਗਏ, ਹੁਣ ਅਸੀਂ ਬਹੁਤ 
ਬੈਦੋਬਸਤ ਨਾਲ ਕੌਮ ਕਰਾਂਗੇ। ਬਹੁਤ ਕੂਕੇ ਰਾਜਾ ਜੋਮੂ, ਮਹਾਰਾਜਾ ਪਟਿਆਲਾ, ਰਾਜਾ ਜੀਂਦ ਤੇ ਰਾਜਾ ਨਾਭਾ ਦੇ 
ਮੁਲਾਜ਼ਿਮ ਹਨ। ਜਿਸ ਦਿਨ ਰਾਜਿਆਂ ਨੇ ਪਹਿਲਾਂ ਹੀ ਉਨ੍ਹਾਂ ਨੂੰ ਨੌਕਰੀ ਤੋਂ ਹਟਾਉਣ ਦਾ ਹੁਕਮ ਜਾਰੀ ਕਰ ਦਿੱਤਾ 
ਉਸੇ ਦਿਨ ਤੋਂ ਉਹ ਪੁਲਿਸ ਆਦਿ ਵਾਲੇ ਮੁਲਾਜ਼ਿਮ ਬੋਦੂਕਾਂ ਤੇ ਹਥਿਆਰਾਂ ਸਮੇਤ ਸਾਡੇ ਕੋਲ ਪੁੱਜ ਜਾਣਗੇ 
ਕਿਉਂਕਿ ਉਨ੍ਹਾਂ ਸਾਰਿਆਂ ਨਾਲ ਸਾਡੀ ਰੰਢ ਤੁੱਪ ਹੋ ਚੁੱਕੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਡਾ ਬਹੁਤ ਭਾਰੀ 
ਇਕੱਠ ਦੇਖ ਕੇ ਹਿੰਦੂ ਲੋਕ ਸਾਡੇ ਨਾਲ ਸ਼ਾਮਿਲ ਰੋ ਜਾਣਗੇ ਨਹੀਂ ਤਾਂ ਅਸੀਂ ਉਨ੍ਹਾਂ ਨੂੰ ਵੀ ਗੁਰੂ ਤੋਂ' ਸਜ਼ਾ 
ਦਿਵਾਵਾਂਗੇ। ਨਾਰਾਇਣ ਸਿੰਘ ਦਾ ਸਿਰ ਧੜ ਨਾਲੋਂ ਜੁਦਾ ਕਰਾਂਗੇ ਅਤੇ ਫਿਰ ਉਹਦੇ ਸਿਰ ਦਾ ਪਤਾ ਵੀ ਨਹੀਂ 
ਲੱਗੇਗਾ। ਅਸੀਂ ਇਹ ਵਾਰਦਾਤ ਵੈਸਾਖ 1929 ਵਿਚ ਕਰਾਂਗੇ। ਹੁਣ ਸਾਡੇ ਜਥੇਦਾਰ ਦਰਬਾਰਾ ਸਿੰਘ, ਈਸ਼ਰ 
ਸਿੰਘ, ਨੰਦ ਸਿੰਘ ਹੈਢਿਆਏ ਵਾਲਾ, ਗੋਪਾਲ ਸਿੰਘ, ਅਤੇ (ਗੁਰੂ) ਰਾਮ ਸਿੰਘ ਦਾ ਭਰਾ ਬੱਧ ਸਿੰਘ ਮੌਜੂਦ ਹਨ। 


'ਜੁਕਾ ਐਦੋਡਨ' ਦੇ ਮਰਾਨ ਲਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 148 


੦੦0੦1 €16ਘਹੂ ।4੦੧੦॥1€161੮॥)&340੦11.੮੦॥॥ 


ਕੀ ਹੋਇਆ ਜੇ ਸਤਿਗੁਰੂ ਤਸ਼ਰੀਫ਼ ਲੈ ਗਏ, ਸਾਰੇ ਆਪਣੇ ਆਪ ਤਸ਼ਰੀਫ਼ ਲੈ ਆਉਣਗੇ। ਉਸ ਦਿਨ ਇਕ ਲੱਖ 
ਕੂਕੇ ਇੱਕਠੇ ਹੋਣਗੇ।” 

ਉਸ ਵੇਲੇਂ ਸਾਹਿਬ ਬਹਾਦੁਰ ਨੇ ਉਸ ਦੀ ਇਹ ਸਾਰੀ ਗੱਲਬਾਤ ਸੁਣੀ ਅਤੇ ਛੇਤੀ ਨਾਲ ਦੂਜੇ ਕਮਰੇ 'ਚ 
ਤਸ਼ਰੀਫ਼ ਲੈ ਗਏ ਜਿਸ ਵਿਚ ਤਹਿਸੀਲਦਾਰ ਤੇ ਨਰਾਇਣ ਸਿੰਘ ਤੇ ਬੇਲਾ ਸਿੰਘ ਮੌਜੂਦ ਸਨ। ਨਰਾਇਣ ਸਿੰਘ 
ਨੇ ਉਸੇ ਵੇਲੇਂ ਰੌਲਾ ਪਾ ਦਿੱਤਾ ਕਿ ਬਹੁਤ ਗਜ਼ਬ ਹੋਇਆ ਕਿ ਸਾਹਿਬ ਨੇ ਸਾਨੂੰ ਆ ਕੇ ਦੇਖ ਲਿਆ। ਸ਼ਾਇਦ 
ਸਾਡੀ ਕਿਸੇ ਨੇ ਮੁਖ਼ਬਰੀ ਕੀਤੀ ਹੈ ਅਤੇ ਬੇਲਾ ਸਿੰਘ ਨੂੰ ਕਿਹਾ ਕਿ ਤੈਨੂੰ ਸਾਹਿਬ ਨੇ ਗਿ੍‌ਫ਼ਤਾਰ ਕੀਤਾ, ਸ਼ਾਇਦ 
ਸਾਨੂੰ ਵੀ ਗਿ੍‌ਫ਼ਤਾਰ ਕਰ ਲੈਣ। ਸਾਹਿਬ ਬਹਾਦੁਰ ਨੇ ਉਸੇ ਵੇਲੇ ਬੇਲਾ ਸਿੰਘ ਨੂੰ ਆਪਣੀ ਹਿਫ਼ਾਜ਼ਤ 'ਚ ਕਰ 
ਲਿਆ। 

ਇਹ ਦਾਸ ਉਸ ਵੇਲੇ ਕੋਠੀ ਤੋਂ ਵਾਪਸ ਆਇਆ ਸੀ ਕਿ ਇਸੇ ਦੌਰਾਨ ਫਿਰ ਇਕ ਆਦਮੀ ਦਾਸ ਨੂੰ ਲੈਣ 
ਆ ਗਿਆ। ਜਦੋਂ ਇਹ ਦਾਸ ਪੁੱਜਾ ਤਾਂ ਸਾਹਿਬ ਬਹਾਦੁਰ ਨੇ ਵੇਰਵੇ ਨਾਲ ਹਾਲ ਸੁਣਾਇਆ ਅਤੇ ਫ਼ਰਮਾਇਆ 
ਕਿ ਤੁਸੀਂ ਸ੍ਰੀ ਮਹਾਰਾਜਾ ਸਾਹਿਬ ਬਹਾਦੁਰ ਨੂੰ ਸਾਡਾ ਸਲਾਮ ਦਿਉ ਅਤੇ ਇਸ ਦਾ ਇੰਤਜ਼ਾਮ ਛੇਤੀ ਕਰਵਾ ਕੇ 
ਇਸ ਪਰਵਾਨੇ ਦੀ ਰਿਪੋਰਟ ਕਰੋ ਅਤੇ ਇਹ ਵੀ ਫ਼ਰਮਾਇਆ ਕਿ “ਪਤਾ ਨਹੀਂ ਇਹ ਕੂਕਾ ਲੋਕ ਕੀ ਆਫ਼ਤ 
ਲਿਆਉਣਗੇ। ਅਸੀਂ ਇਨ੍ਹਾਂ ਦਾ ਇਤਜ਼ਾਮ ਬਹੁਤ ਛੇਤੀ ਕਰਾਂਗੇ ਅਤੇ ਨੰਦ ਸਿੰਘ ਪਿੰਡ ਹੋਢਿਆਇਆ ਤੇ ਗੋਪਾਲ 
ਸਿੰਘ ਨੂੰ ਨਿਗਰਾਨੀ ਹੇਠ ਰਖਵਾ ਦਿਉ।” 

ਦਾਸ ਨੇ ਬੇਨਤੀ ਕੀਤੀ ਕਿ ਗੋਪਾਲ ਸਿੰਘ ਨਿਗਰਾਨੀ ਹੇਠ ਹੈ ਅਤੇ ਸ੍ਰੀ ਮਹਾਰਾਜਾ ਸਾਹਿਬ ਬਹਾਦੁਰ ਦੀ 
ਫ਼ੌਜ ਵਿਚ ਕੋਈ ਕੂਕਾ ਨਹੀਂ ਹੈ। ਬਹੁਤ ਮੁੱਦਤ ਹੋਈ ਕਿ ਜਿੰਨੇ ਆਦਮੀ ਕੂਕੇ ਬਣੇ ਸਨ ਉਨ੍ਹਾਂ ਨੂੰ ਸਰਕਾਰੀ ਨੌਕਰੀ 
ਤੋਂ ਹਟਾ ਦਿੱਤਾ ਗਿਆ ਸੀ। 

ਸਾਹਿਬ ਬਹਾਦੁਰ ਨੇ ਫ਼ਰਮਾਇਆ ਕਿ ਬੇਲਾ ਸਿੰਘ ਕਹਿੰਦਾ ਹੈ ਕਿ ਕੂਕੇ ਲੁਕੇ ਹੋਏ ਹਨ। 

ਦਾਸ ਨੇ ਅਰਜ਼ ਕੀਤਾ ਕਿ ਸਾਰੇ ਅਹੁਦੇਦਾਰ ਹਟਾ ਦਿੱਤੇ ਗਏ ਹਨ ਹੁਣ ਕੋਈ ਕੂਕਾ ਫ਼ੌਜ ਵਿਚ ਨਹੀਂ ਹੈ ਤੇ 
ਬੇਲਾ ਸਿੰਘ ਝੂਠ ਬੋਲਦਾ ਹੈ। ਉਹ ਸ਼ਾਇਦ ਇਸ ਦੁਸ਼ਮਣੀ ਨਾਲ ਕਹਿੰਦਾ ਹੋਵੇ ਕਿ ਸ੍ਰੀ ਮਹਾਰਾਜਾ ਸਾਹਿਬ ਬਹਾਦੁਰ 
ਦੇ ਅਹਿਲਕਾਰਾਂ ਨੇ ਸਾਰੇ ਕੂਕਿਆਂ ਦੀਆਂ ਜੜ੍ਹਾਂ ਪੁੱਟ ਸੁੱਟੀਆਂ ਹਨ। 

ਸਾਹਿਬ ਬਹਾਦੁਰ ਨੇ ਫ਼ਰਮਾਇਆ ਕਿ “ਨਿਰਸੰਦੇਹ ਇਹ ਆਦਮੀ ਸ਼ਰਾਰਤੀ ਹਨ, ਅਸੀਂ ਬਹੁਤ ਛੇਤੀ ਇਨ੍ਹਾਂ 
ਦਾ ਇੰਤਜ਼ਾਮ ਕਰਾਂਗੇ ਅਤੇ ਅਸੀਂ ਅੱਜ ਬਹੁਤ ਸਾਰੇ ਕੂਕਿਆਂ ਦੀ ਗ੍ਰਿਫ਼ਤਾਰੀ ਦੇ ਵਾਰਟ ਜਾਰੀ ਕੀਤੇ ਹਨ, 
ਮਿਸਾਲ ਦੇ ਤੌਰ 'ਤੇ ਦਰਬਾਰਾ ਸਿੰਘ ਤੇ ਈਸ਼ਰ ਸਿੰਘ ਆਦਿ। ਤੁਸੀਂ ਨੌਦ ਸਿੰਘ ਵਾਸੀ ਹੰਢਿਆਇਆ ਨੂੰ 
ਨਿਗਰਾਨੀ ਹੇਠ ਕਰਾ ਦਿਉ ਅਤੇ ਅੱਜ ਰਾਤ ਦੀ ਰੇਲ ਗੱਡੀ 'ਚ ਇਹ ਕਾਗਜ਼ ਸ੍ਰੀ ਮਹਾਰਾਜਾ ਸਾਹਿਬ ਬਹਾਦੁਰ 
ਦੀ ਸੇਵਾ ਵਿਚ ਪਹੁੰਚਾ ਕੇ ਇਸ ਦਾ ਜਵਾਬ ਮੋਗਵਾਉ। ਹੁਸ਼ਿਆਰ ਤੇ ਈਮਾਨਦਾਰ ਅਹਿਲਕਾਰ ਰਾਹੀਂ ਇਸ ਦੀ 
ਛੇਤੀ ਤਾਮੀਲ ਕਰਵਾਉ। ਇਸ ਕੰਮ ਲਈ ਲਾਲਚੀ ਆਦਮੀ ਨਾ ਭੇਜਿਆ ਜਾਵੇ ਕਿਉਂਕਿ ਇਹ ਕੂਕੇ ਸ਼ਰਾਰਤੀ 
ਹਨ। 

ਦਾਸ ਨੇ ਬਿਨੈ-ਪੱਤਰ ਵਿਚ ਲਿਖਿਆ ਹੈ ਕਿ ਮੈਂ ਸਵੇਰੇ ਇਹ ਹਾਲ ਅਰਜ਼ ਕਰਾਂਗਾ ਪਰੰਤੂ ਇਸ ਵੇਲੇ ਅਰਜ਼ 
ਕਰਨਾ ਮੁਨਾਸਿਬ ਸਮਝਿਆ। ਸੋ ਵੇਰਵੇ ਸਹਿਤ ਦੱਸਿਆ ਗਿਆ ਹੈ। ਮੇਰਾ ਬਿਨੈ-ਪੱਤਰ ਜਾਂ ਪਰਵਾਨੇ ਦੀ ਨਕਲ 
ਕਿਸੇ ਨਿਜ਼ਾਮਤ ਜਾਂ ਅਹਿਲਕਾਰ ਨੂੰ ਨਾ ਦਿੱਤੀ ਜਾਵੇ ਅਤੇ ਪਰਦੇ ਵਿਚ ਹੀ ਤਾਮੀਲ ਹੋ ਕੇ ਜਵਾਬ ਆ ਜਾਵੇ। 

ਕੱਲ੍ਹ ਨੂੰ ਏਨਾਂ ਹੀ ਜਵਾਬ ਬਖ਼ਸ਼ਿਆ ਜਾਵੇ ਕਿ ਇੱਥੇ ਇਹ ਤਾਮੀਲ ਇਸ ਤਰ੍ਹਾਂ ਨਾਲ ਅਹਿਲਕਾਰਾਂ ਰਾਹੀਂ 
ਕਰਾਈ ਅਤੇ ਫ਼ਲਾਣਾ ਆਦਮੀ ਇਸ ਤਾਮੀਲ ਵਾਸਤੇ ਮੁਕੱਰਰ ਹੋਇਆ ਸੀ। 

( ਵਕੀਲ ਲੁਧਿਆਣਾ) 


'ਕੁਕਾ ਐਦੋਲਨ' ਚੋਂ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 149 


0੦0੦੧ €16ਘਹੂ ।0੦੧੦॥1€1610॥)&340011.੮੦॥॥ 


ਸ਼ਹੀਦਾਂ ਦੀ ਕੁਰਕ ਕੀਤੀ ਜਾਇਦਾਦ ਦੇ ਕੁਝ ਵੇਰਵੇ 


ਦੋਨੋਂ ਫ਼ਸਾਦੀਆਂ ਅਨੂਪ ਸਿੰਘ ਤੇ ਉਸ ਦੇ ਪਿਤਾ ਮਹਿਤਾਬ ਸਿੰਘ ਵਾਸੀ ਸਕਰੌਦੀ ਦੀ ਸ਼ਾਮਿਲਾਤ ਸਮੇਤ 


ਕੁਰਕ ਕੀਤੀ ਜਾਇਦਾਦ ਦੀ ਸੂਚੀ। 


ਜਾਇਦਾਦ ਅਨੂਪ ਸਿੰਘ :- 


ਜਾਇਦਾਦ ਮਹਿਤਾਬ ਸਿੰਘ :- 
ਕਪੜੇ :- 
ਭਟਕਲ :- 
(ਗਵਾਹ) 


੦0੦1 €16॥ਘਹੂ 


ਕੁਲ ਚੀਜ਼ਾਂ, ਕੱਪੜੇ ਤੇ ਡੋਗਰ ਪਸ਼ੂ ਵੇਚ ਦਿੱਤੇ। ਉਹਦਾ ਘਰ ਜਿਸ ਦਾ 
ਮਾਲਿਕ ਮਹਿਤਾਬ ਸਿੰਘ ਹੈ। ਖੂਹ ਦਾ ਹਿੱਸਾ= ਚੌਥਾ ਹਿੱਸਾ, 2 ਬਿਘੇ 15 
ਬਿਧਵਾ। ਹੋਰ 12 ਬਿਘੇ ਵਿਚੋਂ ਇਸ ਦੇ ਹਿੱਸੇ ਚ 2 ਬਿਘੇ। 

ਸਕਾ ਭਾਈ ਸਰੂਪ ਸਿੰਘ ਜਿਹੜਾ ਕੂਕਾ ਨਹੀਂ ਹੈ ਤੇ ਸਰਕਾਰ ਦਾ ਨੌਕਰ ਹੈ। 
ਮੂੰਗਾ = 1, ਦੁਲਾਈ ਕਾਲੀ 1, ਲਿਹਾਫ਼ 1 

ਕੱਚਾ ਘਰ ਇਕ ਕੋਠਾ ਤੇ ਐਦਰ ਇਕ ਕੋਠੜੀ ਸਮੇਤ ਵਿਹੜਾ। 

ਖੂਹ ਦੀ ਜ਼ਮੀਨ ਦੋ ਬਿਘੇ 15 ਬਿਸਵੇ। ਜਿਸ ਵਿਚ ਮਹਿਤਾਬ ਸਿੰਘ ਦਾ 
ਹਿੱਸਾ ਹੈ। 

ਸਲਵਾਰ ਤੇ ਕੱਛਾ 2 ਹੋਰ ਕੱਪੜਾ 12 ਗਿਰਾ, ਰਜ਼ਾਈ ਪੀਲੀ ਦਰਬਾਰੀ 4 
ਗਜ਼, ਰਜ਼ਾਈ ਦਰਬਾਰੀ ਸਰਜ 5 ਗਜ਼, ਸਲਵਾਰ ਦਾ ਕੱਪੜਾ 1, ਸੌਫ, 
ਹਰੜ 1 ਛਟਾਂਕ, ਕਾਲੀ ਮਿਰਚ 2 ਤੋਲੇ, ਚੌਲ, ਲੱਕੜ ਦਾ ਤਖ਼ਤ ਪੋਸ਼। 
ਅਨਾਜ 7 ਮਣ, ਸਰੋਂ, ਜੌ, ਮੱਕੀ 5 ਧੜੀ 

ਚਾਰਪਾਈ 7 

ਦੁੱਧ = ਠੰਡਾ 1, ਗਰਮ 2 

ਤੌਸ਼ਾਦਾਨ ਚਮੜੇ ਦਾ =1, ਰੁਪਏ 135 


ਭਾਈ ਸਕਰੌਦੀ) 


।0੦॥੧੦॥1€1610॥)&340੦11.੮੦॥॥ 


ਫ਼ਸਾਦੀ ਹੀਰਾ ਸਿੰਘ ਕੂਕਾ ਸਿੱਖ ਪਿੰਡ ਸਕਰੌਂਦੀ ਦੀ ਕੁਰਕ 


ਕੀਤੀ ਜਾਇਦਾਦ ਦੀ ਫ਼ਰਦ ਦੀ ਨਕਲ। 
ਘਰ, ਕੱਚਾ ਕੋਠਾ ਚਾਰ ਖਣ। ਗੜਵਾ 3 
ਇਕ ਖੂਹ 'ਚੋਂ ਛੇਵਾ ਹਿੱਸਾ ਹੈ। ਜਵਾਰ ਦੇ ਸਿੱਟੇ 4 ਮਣ 
ਜ਼ਮੀਨ ਬਾਰਾਨੀ 41 ਬਿਘੇ 10 ਬਿਸਵੇ ਕਟੋਰਾ 3 
ਗਾਏ 2 ਬਾਟਾ 3 
ਸੱਬਲ 2 ਚਾਰਪਾਈ ) = _ਚਾਰ ਆਨੇ ਦੀ 
ਕਲਾ ਨੰਦ ਸਕਰੌਦੀ ਖੜਕ ਸਿੰਘ ਖਜ਼ਾਨ ਸਿੰਘ 





ਫ਼ਸਾਦੀ ਲਹਿਣਾ ਸਿੰਘ ਕੂਕਾ ਸਿੱਖ ਪਿੰਡ ਸਕਰੌਂਦੀ ਦੀ 
ਕੁਰਕ ਕੀਤੀ ਜਾਇਦਾਦ ਦੀ ਫ਼ਰਦ ਦੀ ਨਕਲ। 


ਕੱਪੜੇ ਆਦਿ ਸਾਰਾ ਸਾਮਾਨ ਅਤੇ ਡੰਗਰ ਪਸ਼ੂ ਫ਼ਰੋਖ਼ਤ ਕਰ ਦਿੱਤੇ। 
ਕੱਚਾ ਕੋਠਾ 1 

ਪੱਕੇ ਖੂਹ ਦੇ ਪੰਜਵਾਂ ਹਿੱਸੇ 'ਚੋਂ ਚੌਥਾ ਹਿੱਸਾ 

ਜ਼ਮੀਨ ਬਾਰਾਨੀ 12 ਬਿਘੇ 

ਤੀਸਰਾ ਹਿੱਸਾ, ਸਕੇ ਭਾਈ ਰੂਪ ਸਿੰਘ ਕੋਲ ਗਹਿਣੇ ਹੈ 

ਅਤੇ ਅਪਣੇ ਤੌਰ 'ਤੇ ਵੇਚ ਦਿੱਤਾ ਹੈ ਅਤੇ ਰੂਪ ਸਿੰਘ 

ਕੂਕਾ ਨਹੀਂ ਹੈ। 


ਕਲਾ ਨੰਦ ਖੜਕ ਸਿੰਘ ਤੇ ਖਜ਼ਾਨ ਸਿੰਘ ਦਿਆਲ ਸਿੰਘ, ਰਣ ਸਿੰਘ ਤੇ ਚੂਹੜ ਸਿੰਘ 
ਵਾਸੀ ਸਕਰੌਦੀ ਭਰਾ 








ਕੂਕਾ ਐਦੋਡਨ' ਦੇ ਮਹਾਨ ਸ਼ੁਤੈਤਰਤਾ ਸੈਗਰਾਮੀ-ਨਾਮਧਾਰੀ ਬਹੀਦ / 151 


੦੦0੦1 €16॥ਘਹੂ ੧੦॥੧੦॥1€1610॥)&30੦11.੮੦॥॥ 


ਕੌਮ ਮਿਸਤਰੀ ਸਿੱਖ, ਦਿਆਲਗੜ੍ਹ। 

ਚੱਲ ਜਾਇਦਾਦ :- 

ਪੱਥਰ ਦੀ ਚੱਕੀ 3 

ਚਾਰਪਾਈ 1 

ਲੋਹੇ ਦਾ ਬਾਟਾ 3 

ਬਾਣ ਬੱਥੜ 4 ਸੇਰ 

ਲੋਹੇ ਦੀ ਡੋਲੀ 1 

ਕਾਂਸੀ ਦੀ ਥਾਲੀ 3 
ਅਚੱਲ ਜਾਇਦਾਦ :- 

ਇਕ ਕੱਚਾ ਕੋਠਾ 


ਬਸਾਵਾ ਸਿੰਘ ਦੀ ਕੁਲ ਉਮਰ ਗਿਆਰਾਂ ਬਾਰਾਂ ਬਰਸ ਦੀ ਹੈ। ਉਸ ਦੇ ਦੋ ਭਾਈ ਸੂਬੇ ਹਨ ਤੇ ਇਕ ਬਾਪ 
ਸੌਂਧਾ ਸਿੰਘ ਨਾਮੀ ਹੈ। ਉਸ ਦੀ ਅਜੇ ਤੱਕ ਸ਼ਾਦੀ ਨਹੀਂ ਹੋਈ ਹੈ, ਇਹ ਜਾਇਦਾਦ ਉਸ ਦੇ ਬਾਪ ਦੀ ਹੈ। 


-ਬਸ- 


ਸੱਯਦ ਅਲਾਉੱਦੀਨ ਥਾਣੇਦਾਰ ਭਵਾਨੀਗੜ੍ਹ 


'ਜ਼ੁਕਾ ਐਦੋਣਨ' ਦੇ ਮਹਾਨ ਸੁਤੌਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 152 


0੦0੦1 €16॥ਘਹੂ ।0੦॥੧੦॥1€1610॥)&30੦11.੮੦॥॥ 


ਫ਼ਰਦ ਕੁਰਕੀ ਜਾਇਦਾਦ ਵਰਿਆਮ ਸਿੰਘ ਪੁੱਤਰ ਲਹਿਣਾ ਸਿੰਘ, 


ਕੌਂਮ ਮਿਸਤਰੀ ਸਿੱਖ, ਦਿਆਲਗੜ੍ਹ। 

ਚੱਲ ਜਾਇਦਾਦ :- 

ਕਣਕ 35 ਸੇਰ 

ਲੋਬੀਆ 7 ਮਣ 

ਰਹ 1 ਸੇਰ 

ਪਿੰਜੀ ਹੋਈ ਰੂੰ 1 ਸੇਰ 

ਚਾਰਪਾਈ ] 

ਪੱਥਰ ਦੀ ਚੱਕੀ 1 

ਪਿੱਤਲ ਦੀ ਥਾਲੀ 3 

ਲੋਹੇ ਦਾ ਟੱਬ 3 
ਅਚੱਲ ਜਾਇਦਾਦ :- 

2 ਕੱਚੇ ਕੋਠਾ 


ਵਰਿਆਮ ਸਿੰਘ ਦੀ ਉਮਰ ਪੈਦਰਾਂ ਸਾਲਾਂ ਦੀ ਹੈ ਅਤੇ ਹੁਣ ਤੱਕ ਸ਼ਾਦੀ ਨਹੀਂ ਹੋਈ। ਉਸ ਦਾ ਪਿਤਾ ਲਹਿਣਾ 
ਸਿੰਘ ਤੇ ਸੱਕਾ ਭਾਈ ਅਮਰ ਸਿੰਘ ਹੈ। ਉਸ ਦੀ ਖ਼ਾਸ ਕੁਛ ਜਾਇਦਾਦ ਨਹੀਂ ਹੈ ਬਲਕਿ ਜਾਇਦਾਦ ਉਸ ਦੇ ਬਾਪ 


ਦੀ ਹੈ। 
-ਬਸ- 


'ਗੁਥਾ ਐਦੋਗਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 153 


੦੦0੦੧ €16ਘਹੂ ੧੦॥੧੦॥1€1610॥0&30੦11.੮੦॥॥ 


ਫ਼ਰਦ ਕੁਰਕੀ ਜਾਇਦਾਦ ਭੂਪ ਸਿੰਘ ਪੁੱਤਰ ਮਿਹਰ ਸਿੰਘ, 


ਕੌਮ ਮਿਸਤਰੀ ਸਿੱਖ, ਪਿੰਡ ਦਿਆਲਗੜ੍ਹ। 
30 ਮਾਘ ਸੈਮਤ 1928. 

ਚੱਲ ਜਾਇਦਾਦ :- 

ਚਾਰਪਾਈਆਂ 2 

ਕਪਾਹ ਵੇਲਣ ਦਾ ਲਕੜੀ ਦਾ ਵੇਲਣਾ _ 3 

ਰੂੰ ਦਾ ਚਿੱਟਾ ਸੂਤ 8 ਸੇਰ 

ਅਨਾਜ ਲੋਬੀਆ 2 ਮਣ 

ਬੈਲ 3 

ਪਿੱਤਲ ਦਾ ਕਟੋਰਾ 1 

ਪਿੱਤਲ ਦੀ ਥਾਲੀ 3 
ਅਚੱਲ ਜਾਇਦਾਦ :- 

2 ਕੱਚੇ ਕੋਠਾ 


ਇਸ ਭੂਪ ਸਿੰਘ ਦੀ ਉਮਰ ਅਠਾਰਾਂ ਉਨੀ ਬਰਸ ਦੀ ਹੈ ਤੇ ਅਜੇ ਤੱਕ ਸ਼ਾਦੀ ਨਹੀਂ ਹੋਈ। ਇਕ ਕਾਹਲਾ 
ਸਿੰਘ ਇਸ ਦਾ ਭਾਈ ਤੇ ਬਾਪ ਮਿਹਰ ਸਿੰਘ ਹੈ। ਜਾਇਦਾਦ ਇਸ ਦੇ ਬਾਪ ਦੀ ਹੈ। 


-ਬਸ- 


'ਜ਼ੁਕਾ ਐਦੋਣਨ' ਦੇ ਮਹਾਨ ਸੁਤੇਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 154 


੦੦0੦1 €16॥ਘਹੂ ।੧੦॥੧੦॥1€1610॥0&30੦11.੮੦॥॥ 


ਮਲੇਰਕੋਟਲਾ ਸਾਕਾ ਹੋਣ ਦੇ ਬਾਅਦ ਸ਼ਹੀਦਾਂ ਦੇ ਖੂਨ ਨਾਲ ਲਿਬੜੇ 
ਹਥਿਆਰਾਂ, ਕੱਪੜਿਆਂ ਅਤੇ ਹੋਰ ਸਮਾਨ ਦਾ ਵੇਰਵਾ 


ਉਨ੍ਹਾਂ ਫ਼ਸਾਦੀ ਕੂਕਿਆਂ ਦੇ ਹਥਿਆਰਾਂ ਤੇ ਡੁਟਕਲ ਸਾਮਾਨ ਦੀ ਫ਼ਰਦ ਜਿਹੜੇ ਪਿੰਡ ਰੜ੍ਹ ਤੋਂ 4 ਮਾਘ 1928 
ਮੁਤਾਬਿਕ 15 ਜਨਵਰੀ 1872 ਈ: ਨੂੰ ਗ੍ਰਿਫ਼ਤਾਰ ਹੋਏ। 
ਕੁੱਲ 42 ਹਥਿਆਰ 


ਮਿਆਨਾਂ ਤੋਂ ਬਿਨਾਂ ਖੂਨ ਨਾਲ ਲੱਥ ਪੱਥ ਨੰਗੀਆਂ ਤਲਵਾਰਾਂ 8 ਨਗ (ਮੁੱਠਿਆਂ ਵਾਲੀਆਂ 6, 


ਮੁੱਠਿਆਂ ਤੋਂ ਬਿਨਾਂ 2) 
ਮਿਆਨਾਂ ਸਮੇਤ ਖ਼ੂਨ ਨਾਲ ਲੱਥ ਪੱਥ ਤਲਵਾਰਾਂ 8 ਨਗ ( ਲੋਹੇ ਦੇ ਮੁੱਠੇ ਵਾਲੀਆਂ 
7, ਸੁਨਹਿਰੀ ਮੁੱਠੇ ਵਾਲੀ 1 ) 
ਸੰਗੀਨ ਬੰਦੂਕਾਂ 3 
ਖੂਨ ਨਾਲ ਲੱਥ ਪੱਥ ਟਾਕੂਏ 9 ਨਗ 
ਲੋਹੇ ਦਾ ਵੱਡਾ ਕੁਹਾੜਾ ਖੂਨ ਨਾਲ ਲੱਥ ਪੱਥ 3 
ਖੂਨ ਨਾਲ ਲੱਥ ਪੱਥ ਲੋਹੇ ਦੀ ਵੱਡੀ ਕੁਹਾੜੀ ] 
ਗੰਡਾਸੇ 2 
ਖ਼ੂਨ ਨਾਲ ਲੱਥ ਪੱਥ ਲੱਕੜ ਦੇ ਸੋਟੇ ੭ ਨਗ 
ਲੋਹੇ ਦਾ ਤੇਸ਼ਾ 3 
ਵੱਡਾ ਨੇਜ਼ਾ ] 
ਲੋਹੇ ਦੀ ਲੜੀ & 


'ਗੂਕਾ ਐਦੋਲਨ' ਦੇ ਮਹਾਨ ਸੁਤੇਤਰਤਾ ਸੋਗਰਾਮੀ-ਨਾਮਧਾਰੀ ਸ਼ਰੀਚ / 155 


੦0੦1 €16॥ਘਹੂ ੧੦॥੧੦॥1€1610॥)&30੦11.੮੦॥॥ 


ਉਨ੍ਹਾਂ ਫ਼ਸਾਦੀ ਕੂਕਿਆਂ ਦੇ ਖੂਨ ਨਾਲ ਲੱਥ ਪੱਥ ਕੱਪੜਿਆਂ 
ਦੀ ਲਿਸਟ ਜਿਹੜੇ ਪਿੰਡ ਰੜ੍ਹ ਤੋਂ ਗ੍ਰਿਫ਼ਤਾਰ ਹੋਏ। 


4 ਮਾਘ ਸੈਮਤ 1928 ਮੁਤਾਬਿਕ 15 ਜਨਵਰੀ ਸੈਨ 1872 ਈ: ਨੂੰ 

ਕੁੱਲ 21 ਕੱਪੜੇ 
ਖ਼ੂਨ ਨਾਲ ਲਿਬੜੇ ਹੋਏ ਦੁੱਪਟੇ 
ਖੂਨ ਨਾਲ ਲੱਥ ਪੱਥ ਲੀਰ 
ਖ਼ੂਨ ਨਾਲ ਲੱਥ ਪੱਥ ਪਜਾਮਾ 
ਕੱਛਾ ਖੂਨ ਨਾਲ ਲਿਬੜਿਆ ਹੋਇਆ 
ਖ਼ੂਨ ਨਾਲ ਲੱਥ ਪੱਥ ਵਿਛੋਣਾ 
ਖੂਨ ਨਾਲ ਲਿਬੜੀ ਚਾਦਰ 
ਖੂਨ ਨਾਲ ਲਿਬੜੀ ਹੋਈ ਲੋਈ 
ਖੂਨ ਨਾਲ ਲਿਬੜਿਆ ਸਾਫ਼ਾ 
ਖ਼ੂਨ ਨਾਲ ਲਿਬੜਿਆ ਐਗੀਆ 
ਖ਼ੂਨ ਨਾਲ ਲਿਬੜਿਆ ਹੋਇਆ ਕੁੜਤਾ 
ਖ਼ੂਨ ਨਾਲ ਲਿਬੜਿਆ ਹੋਇਆ ਪਜਾਮਾ 
ਖ਼ੂਨ ਨਾਲ ਲਿਬੜੀ ਚਾਦਰ 
ਖ਼ੂਨ ਨਾਲ ਲੱਥ ਪੱਥ ਕੁੜਤਾ 
ਖੂਨ ਨਾਲ ਲਿਬੜੀਆਂ ਚਾਦਰਾਂ 
ਦੁਪੱਟਾ, ਪਜਾਮਾ ਤੇ ਕੁੜਤਾ ਜਿਨ੍ਹਾਂ ਉੱਤੇ ਬੂਨ ਦੇ ਧੱਥੇ ਹਨ 
ਖ਼ੂਨ ਨਾਲ ਲਿਬੜੀ ਧੋਤੀ 
ਬਿਨਾਂ ਖ਼ੂਨ ਲੱਗੇ ਗਲੀਮ (ਕੰਬਲੀ) 

ਸਾਰੀਆਂ ਚੀਜ਼ਾ ਵਸੂਲ ਹੋਈਆਂ । 


“੦੧੦੦੦ ੧੦੦ ੧ 


'ਗੁਕਾ ਐਦੋਲਨ' ਦੇ ਮਰਾਨ ਸੁਤੋਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 156 


੦੦0੦1 €16॥ਘਹੂ ।0੦੧੦॥1€1610॥)&340੦11.੮੦॥॥ 


ਉਨ੍ਹਾਂ ਫ਼ਸਾਦੀ ਕੂਕਿਆਂ ਦੇ ਫ਼ਟਕਲ ਸਾਮਾਨ ਦੀ ਫ਼ਰਦ ਜਿਹੜੇ 4 ਮਾਘ ਸੈਮਤ 1928 ਮੁਤਾਬਿਕ 


15 ਜਨਵਰੀ 1872 ਈ: ਨੂੰ ਪਿੰਡ ਰੜ੍ਹ ਤੋਂ' ਗ੍ਰਿਫ਼ਤਾਰ ਹੋਏ। 
ਲੋਹੇ ਦੇ ਵਲਟੋਹੇ 2 ਪਿੱਤਲ ਦਾ ਗੜਵਾ 3 
ਪਿੱਤਲ ਦਾ ਗਲਾਸ 1 ਲੋਹੇ ਦਾ ਟੱਥ 1 
ਲੋਹੇ ਦੀ ਬਾਟੀ 1 ਪੱਥਰ ਦੀ ਕੂੰਡੀ 1 
ਪੋਥੀਆਂ ਗੁਰਮੁਖੀ 4 ਪਿੱਤਲ ਦਾ ਰੈਬਾ 3 
ਲੱਕੜ ਦੇ ਬੋਹੀਏ 2 ਜੋੜੀ ਵਹੀ ਹਿਸਾਬ 1 
ਲੱਕੜ ਦਾ ਡੱਬਾ 3 ਲੱਕੜ ਦਾ ਪਟੜਾ 1 
ਗਿਲਾਫ਼ ਸਣੇ ਤਕੀਆ (ਸਿਰ੍ਹਾਣਾ)1 ਗਮਲੇ 2 
ਸਸਿਤਾਰ 1 ਕੋਟ ਬਾਨਾਤ ਸੁਰਖ 1 
ਦੁੱਪਟੇ 2 ਘੜੀ 1 
ਕੁੜਤੇ 3 ਸਾਫ਼ੇ 2 
ਖੱਦਰ ਦੇ ਕੱਛੇ 2 ਆਸਣ ਸਫ਼ੈਦ 2 
ਕੁੜਤਾ ਮਲਮਲ 3 ਜੁਰਾਬ 1 ਜੋੜਾ 
ਨਿਹੰਗਾਂ ਵਾਲੀ ਲੋਹੇ ਦੀ ਚਕਰੀ 1 ਕੁੜਤਾ ਲੱਠਾ ॥॥ 
ਡੱਬੀ ਬਟਨ 1 ਪਜਾਮਾ ਲੱਠਾ 1 
ਚਾਦਰ ਮਲਮਲ 3 ਸਾਫ਼ਾ 3 
ਰੁਮਾਲ ਸਫ਼ੈਦ 3 ਪੁਰਾਣਾ ਰੁਮਾਲ 1 
ਕੰਬਲੀ 1 
ਇਹ ਚੀਜ਼ਾਂ ਵਸੂਲ ਹੋਈਆਂ । 
ਇਨਾਯਤੁੱਲਾਹ ਮੁਹੱਰਿਰ ਰਿਆਸਤ ਕੋਟਲਾ, 


'ਜੁਕਾ ਐਦੋਠਨ' ਦੇ ਮਹਾਨ ਸੁਤੇਤਰਤਾ ਸੈਗਰਾਮੀ-ਨਾਮਧਾਵੀ ਸ਼ਰੀਚ / 157 


੦੦0੦1 €16ਘਹੂ ।0੦੧੦॥1€1610॥)&340੦11.੮੦॥॥ 


ਘ := ੯ ੧੨ ੮" 


ਸਹਾਇਕ ਪੁਸਤਕਾਂ 


ਪੁਸਤਕਾਂ 


ਸਸਸ੩1. &3410451 1ਸ£ ਸ੧1115ਸ ਸਹ] 


ਨਾਮਧਾਰੀ ਇਤਿਹਾਸ 
ਸਭਹਨ ਕੇ ਸਿਰਮੌਰ 
ਲਾਲ ਏਹਿ ਰਤਨ 


ਸਤਿਗੁਰੂ ਬਿਲਾਸ 


ਜੱਸ-ਜੀਵਨ 
ਪ੍ਰਕਾਸ਼ ਪੁੰਜ 
ਸਿੱਖ ਸ਼ਹੀਦੀ ਲਹਿਰਾਂ ਭਾਗ 


. ਸ੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਹੁਕਮਨਾਮੇ 
- ਅਣਖੀ ਮਸਤਾਨੇ 
. ਅਜ਼ਾਦੀ ਦੀ ਲਹਿਰ ਤੇ ਨਾਮਧਾਰੀ ਦੇਵੀਆਂ 


'ਕੁਕਾ ਐਦੋਲਨ' ਦੇ ਮਰਾਨ ਸ਼ਰੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ ,/ 158 


੦੦0੦੧ €16॥ਘਹੂ 


।4੦॥੧੦॥1€161੦॥)&30੦11.੮੦॥॥ 


ਔਐਤਿਕਾ 
ਮੂਲ ਦਸਤਾਵੇਜ਼ (ਉਰਦੂ, ਅਰਬੀ ਅਤੇ ਫ਼ਾਰਸੀ ਵਿਚ) 
ਇਸਦਾ ਪੰਜਾਬੀ ਅਨੁਵਾਦ ਪੈਨਾ ਨੰ 39-42 


ਕੀ 2 ਨ ੪44042202' 








?ਟ ਤੋ 
੭੭“੪੭2ਛ 244424640645 ੭“ ੯੪77 


2226<: 9੨ “੬ 29-46694-0--28% ੬੭ 

“9 <” ੪ 25 

੬2੬ (੬੦੭੧੬ 422666 ੦੦, 
ਆ “/ ੬੭6੭ “575 ੭੪੬੦ -੬#% 

109 ਡੀ 


2੬੪ << ੬ 7 061 ੬੦ 46 


("5 ਜਾ 
] (੨ 2 2649 ->੨੭% %64-%ਣ 


90 976 64620%44- 


0੪ 


ਹ&4, ੍ ੪੭੨੬੪-੬੬੦੦੬ 











'ਕੁਥਾ ਐਦੋਲਨ' ਦੇ ਮਹਾਨ ਸੁਤੋਤਰਤਾ ਸੈਗਰਾਮੀ-ਨਾਮਧਾਰੀ ਸ਼ਹੀਚ / 159 


੦0੦1 €16ਘਹੂ 0੦॥੧੦॥1€1610॥)&30੦11.੮੦॥॥ 


2262%6:72202% ੬97। 
1 249--4%; (੧2464 9 ਰ 


ਪੇ ਇਨ 92274 6੭੬੮ 
ਰਾ (੨. ੬੬੪੬ ੦੭੬੬੭ 
_%%404%42 6446 45244 24੪ £ 


੬੪੬੦ 424 $%%੭9 ਸੈ 


੪੬2੨ 








੨ 
ਰਾ <:26=27 





469 

“(੬4 2੫੬ ੬09 2/%', 
-4<=-% “667 724 ੪੬%੨੭" 
ਰ੍ -%੬੬੪-<% 3 02 “2੮ #੮੦੦%-" 
70 1 2 

29% 9(#੨%ਊ ਟਰ 070 9” 

੯੭ 2277 %44%-629ਟ”" 

<_=੪#੨੮੨੭- ਨ ਨ 

9੬, ਹੀ“ 
- ਤੋ <2ਡ ੭% 99 ਪਰ ਮਾ 


੬੬੨24$ 2 


ਲਾ ਅਦਫੜ' ਦੇ ਮਰਨ ਤਰਾ ਸਲਾੀ-ਨਾਮਾਰੀ ਲੱ / 160 


੦੦0੦1 €16ਘਹੂ ।0੦੧੦॥1€1610॥)&30੦11.੮੦॥॥ 


3. 
ਵੱ -667/ ੬4472 ਨ 


922 46,249 7264 9੨ 


ਹੱ 
2(4922-47269665% 

_ €9% 20%7640402 $%%" 
ਉ .%% “46 ੭੪੪7 277 ਹਾ 
> %<੦੭ -#੬੫੬22492 ਰ੍ 
ਉਰ ਦਾ 

੭ 22744 9੨426946%6-29. ੬%32 ੪ 


“੬੬੬੦੬ 2€%67 


4੬੪੦ ੨੦੬2 “#£ &:.੭ 
249੬ :4<੬/=੫੬ 242. 





ਉਆ ੪੬੨੨ 2224 24/-922224-26. <% 


(%%੬. 


'ੁਕਾ ਐਦੋਲਨ' ਦੇ ਮਰਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬਹੀਦ / 161 


੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 


ਰ੍ 27 “<”” (੬=-੫੨<-੫ਊ (ਰਾ 
੪25 602 4” 24. -੬੪੭9 

2; (24062207 “-੭ $/ 2 #: :. 2 
949 1੭0੦7 08064 .%5 
% 9 ੭22 £2%94. 242 


<%<% 961 (9-੦%. 
££ 


“ਜੁਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ /' 262. 


੦੦0੦1 €16॥ਘਹੂ 0੦॥੧੦॥1€1610॥)&30੦11.੮੦॥॥ 


ਸਿ 


ਵਿ 2 /94416-446% /67%06 
:74%244024204246' 

ਹੂ, 9 9 ੭ ੪427 24 9000004000 
26-24446 ੧0662“ 
2 9 67964 24-2921 £ 4 € = 
ਰਿ 94262 #26₹੨42 ਛ%%% 
202 ੭੭ 2221<062%%6 ਟਨ 
447675224-462-4-47%-2 #' 
:742%% :902:20%2₹%? 


4225 
6੭ 0 
/ 


ਤਹ 0 ਉਡ 272% 
22047 #€5%4 ੨2:੪੬7੬੦ 


ਆ 


॥ ₹%% 922 ੪੦2" ਘਡ ਵਟ 


੬ <੬ਅ=੦(॥੬੬% 


2220922022 ਫੱਢ0%420 


'ਭੁਕਾ ਐਦੋਲਨ' ਦੇ ਮਹਾਨ ਸ਼ੁਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 163 


੦੦0੦1 €16ਘਹੂ ।0੦॥੧੦॥1€161੮॥)&30੦11.੮੦॥॥ 


ਰ੍ ੬ < “% 46" 


ਨ 
47:26: ੬2੭ ੯-<=' 76£444=%੦/ 


%22੬6-246%6%%? 


੬“(2-%%<੧੬੬ਵ / 2” 








(ਅਗ 
<)' ਦਿਆਂ 

॥ ਵਾਤ 2=2 64%"%# 
2੦੭੨੭ “04੭4 96%%%' 

7”) :੭4-4% 


= ਜਿ 
“੭ 7<2 90220 8 
੬੬49 0 2੬੭ ੬੭ 


।%੪2 92724-06229 ੬, 
ਸਾ -. (25 








ਇੰ --%% ਨ ੬੨੭੦ । 
'ਚਕਾ ਐਦੋਣਨ' ਦੇ ਮਰਾਨ ਲੁਰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 364 


੦੦0੦1 €16॥ਘਹੂ ੧੦॥੧੦॥1€161੮॥0&30੦11.੮੦॥॥ 


?- %%; 202 ੭12: 2-%%<ਟ 62੧੧ 
%% 2 -% ੨੬੭੦ '#%6-% 
-$% ੬ 86246 ੨੬" << 
224 ੪੯੭੬੭ 6942 
#24920494% 2442 ੬੪੧੬੦<- 
“੪-੪46-4--4% 9227 7454 4 
224 2. ੭2 “26642 1" 
%4%# ੭294੬66422 ਦਾੜੀ 
2: “%% #<-5 ਪੂ ਇੰ 


੮ #੨= :2204214242921 
62੦ ੪2:92 % 

ਰ੍‌ 47 

( `2% /-੨%੭#" 


'ਕੁਕਾ ਐਦੋਗਨ” ਦੇ ਮਹਾਨ ਸ਼ੁਰੰਤਰਤਾ ਸੰਗਰਾਮੀ-ਨਾਮਧਾਰੀ ਬਹੀਦ ,/ 165 


੦00੦1 €16॥ਘਹੂ 0੦॥੧੦॥1€1610॥0&30੦11.੮੦॥॥ 


9006026%4660% 
2 ੭2 ੨੭ 9902 2 99%£4% 


99£ 744 
ਇਰਾ। -ਵ੩`“ ਰੀ 7: ਦਾ 
ਆ "੯. 2” 
222. 2॥੧22-੬-੦” 


ਅਨ ੮ 
ਲਾ 


'ਰੁਥਾ ਐਦੋਲਨ' ਦੇ ਮਰਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 166 


੦੦0੦1 €16॥ਘਹੂ ੧੦॥੧੦॥1€1610॥)&30੦11.੮੦॥॥ 


ਸਰਕਾਰੀ ਦਸਤਾਵੇਜ਼ਾਂ ਅਨੁਸਾਰ 
(ਉਰਦੂ, ਅਰਬੀ ਅਤੇ ਫ਼ਾਰਸੀ ਵਿਚ) (ਇਸਦਾ ਪੋਜਾਬੀ ਅਨੁਵਾਦ ਪੈਨਾ ਨੰ 93 ਤੇ ਹੈ) 
ਮਲੇਰਕੋਟਲਾ ਸਾਕੇ ਦੇ ਸ਼ਹੀਦਾਂ ਦੀ ਸੂਚੀ 
16 ਜਨਵਰੀ 1872 ਨੂੰ ਗ੍ਰਿਫ਼ਤਾਰ ਕੀਤੇ ਗਏ 68 ਕੂਕਿਆਂ ਦੀ ਲਿਸਟ 





'ਜ਼ੁਥਾ ਐਦੋਨ' ਦੇ ਮਹਾਨ ਸ਼ੁਡੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 167 


੦੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 





“ਫੁਥਾ ਐਦੋਲਨ' ਦੇ ਮਰਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 168 


੦੦0੦੧ €16ਘਹੂ ।0੦॥੧੦॥1€1610॥)&30੦11.੮੦॥॥ 





ਕੂਕਾ ਐਦੋਲਨ' ਦੇ ਮਹਾਨ ਸੁਤੰਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 169 


੦੦0੦1 €16॥ਘਹੂ ।੧੦॥੧੦॥1€1610॥)&30੦11.੮੦॥॥ 





੦੦0੦੧ €16॥ਘਹੂ ।0੦॥੧੦॥1€161੦॥)&30੦11.੮੦॥॥ 





ਕੂਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੰਗਰਾਮੀ-ਨਾਮਧਾਰੀ ਸ਼ਹੀਦ / 171 


੦੦0੦1 €16ਘਹੂ ।0੦॥੧੦॥1€1610॥)&30੦11.੮੦॥॥ 





'ਜੁਕਾ ਐਦੋਲਨ' ਦੇ ਮਹਾਨ ਸ਼ਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 172 


੦੦0੦1 €16॥ਘਹੂ ।0੦॥੧੦॥1€1610॥)&30੦11.੮੦॥॥ 





੦੦0੦1 €16॥ਘਹੂ ।0੦॥੧੦॥1€1610॥)&30੦11.੮੦॥॥ 





੦੦0੦1 €16ਘਹੂ ।0੦॥੧੦॥1€1610॥)&340011.੮੦॥॥ 





'ਗੁਕਾ ਐਦੋਲਨ' ਦੇ ਮਹਾਨ ਸ਼ੁਤੌਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 175 


੦੦0੦1 €16ਘਹੂ 0੦॥੧੦॥1€1610॥)&30੦11.੮੦॥॥ 





'ਗ਼ੁਕਾ ਐਦੋਲਨ' ਦੇ ਮਰਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 176 


੦੦0੦੧ €16॥ਘਹੂ ।0੦॥੧੦॥1€1610॥)&30੦11.੮੦॥॥ 


ਸਾਹਿਤਕਾਰ ਜੀਵਨ ਬਿਉਰਾ 


ਨਾਂ ਨੂਬਾ ਸੁਰਿੰਦਰ ਕੌਰ ਖਰਲ 
ਪਿਤਾ ਦਾ ਨਾਂ ਸ: ਗੁਰਚਰਨ ਸਿੰਘ ਖਰਲ 
ਮਾਤਾ ਦਾ ਨਾਂ ਬੀਬੀ ਗੁਰਦੇਵ ਕੌਰ 
ਪਤੀ ਦਾ ਨਾਂ ਸ: ਭਗਵੈਤ ਸਿੰਘ ਨਾਮਧਾਰੀ 
ਵਰਤਮਾਨ ਪਤਾ ਨਾਮਧਾਰੀ ਇੰਜ. ਵਰਕਸ, ਕੁਰਾਲੀ ਰੋਡ, ਰੂਪਨਗਰ-140001 (ਪੰਜਾਬ) 
ਮੋਬਾਇਲ ਨੰ: 98157-03588, 94631-01345, 94173-76345, ` 
94172-73345, 99144-20345 
ਜਨਮ ਤਾਰੀਖ 19 ਜਨਵਰੀ 1952 
ਜਨਮ ਸਥਾਨ ਬੈਬਈ 
ਵਿਦਿਅਕ ਯੋਗਤਾ ਐਮ.ਏ.ਹਿਸਟਰੀ 
ਕਿੱਤਾ ਘਰੇਲੂ/ਲੇਖਣ ਕਾਰਜ 
ਲਿਖਣ ਪ੍ਰੀਕਿਰਿਆ ਦਾ ਮੁੱਢ _ਸੈਨ 1966 
ਸਾਹਿਤ ਰਚਨਾ ਕਹਾਣੀ, ਕਵਿਤਾ, ਲੇਖ, ਜੀਵਨੀ, ਬਾਲ ਸਾਹਿਤ, ਸਫਰਨਾਮੇ, ਖੋਜ ਪੱਤਰ 
ਤੇ ਬੈਸਾਵਲੀ ਆਦਿਕ ਲਿਖੇ ਹਨ। ਰਚਨਾਵਾਂ ਸਮੇਂ ਸਮੇ' ਤੇ ਥੱਖ-ਵੱਖ 
ਪਤ੍੍‌ਕਾਵਾਂ ਤੇ ਅਖਬਾਰਾਂ ਵਿਚ ਛਪਦੀਆਂ ਰਹਿੰਦੀਆਂ ਹਨ। 
ਛਪੀਆਂ ਪੁਸਤਕਾਂ ਦਾ ਵੇਰਵਾ 
_ 3) ਤ੍ਰਿਸ਼ਨਾ (ਕਹਾਣੀਆਂ) 1987 
2) ਰੂਹ ਪੋਜਾਬ ਦੀ (ਜੀਵਨੀ ਮਹਾਰਾਣੀ ਜ਼ਿਦ ਕੌਰ) __ 1990 
3) ਮਹਾਂਬਲੀ ਰਣਜੀਤ ਸਿੰਘ (ਜੀਵਨੀ ਮਹਾਰਾਜਾ ਰਣਜੀਤ ਸਿੰਘ) 1993 
4) ਵਡ-ਪ੍ਤਾਪੀ ਸਤਿਗੁਰੂ (ਜੀਵਨੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ) 1693 
5) ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਾਗ਼ਬਾਨੀ ਪ੍ਰਤੀ ਦੇਣ (ਖੋਜ-ਪੱਤਰ) 1995 
6) ਬਰਮਾ ਦੀ ਯਾਤਰਾ, ਅਫ਼ਰੀਕਾ ਦੀ ਯਾਤਰਾ 1996 
7) ਬਖ਼ਸ਼ਿਸ਼ (ਕਵਿਤਾਵਾਂ) 1996 


'ਜੁਥਾ ਐਚੋਗਨ' ਚੇ ਮਹਾਨ ਸੁਤੰਤਰਤਾ ਸੈਗਰਾਮੀ-ਨਾਮਧਾਰੀ ਬਰੀਚ / 177 


੦੦0੦1 €16ਘਹੂ ।੧੦॥੧੦॥1€161੮0॥)&340੦11.੮੦॥॥ 


8) ਪ੍ਰਕਾਸ਼-ਪੁੰਜ ਭਾਗ ਪਹਿਲਾ (ਜੀਵਨੀ ਸਰੀ ਸਤਿਗੁਰੂ ਜਗਜੀਤ ਸਿੰਘ ਜੀ) 1997 
9) ਤੂੰ ਹੀ ਤੂੰ (ਕਵਿਤਾਵਾਂ) 2000 
10) ਬੈਸਾਵਲੀ-ਸ੍ਰੀ ਸਤਿਗੁਰੂ ਰਾਮ ਸਿੰਘ ਜੀ 2006 
13) ਨਾਮਧਾਰੀ ਸ਼ਹੀਦ 2008 


ਛਪਣਯੋਗ ਪੁਸਤਕਾਂ 
ਨਾਮਧਾਰੀ ਇਤਿਹਾਸ : ਸਰਕਾਰੀ ਦਸਤਾਵੇਜ਼ 
ਪ੍ਕਾਸ਼-ਪੋਜ ਭਾਗ ਦੂਜਾ 
ਸ੍ਰੀ ਗੁਰੂ ਗੋਬਿੰਦ ਸਿੰਘ ਜੀ (ਬਾਲ ਸਾਹਿਤ) 
ਡਾਇਰੀ ਸੈਨ 1990 ਤੋਂ 


ਅਖਬਾਰਾਂ ਵਿਚ ਛਪੇ ਤੇ ਛਪ ਰਹੇ ਵਿਸ਼ੇਸ਼ ਲੇਖ 


1) 


ਜਗ ਬਾਣੀ ਵਿਚ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਬਾਰੇ ਲੇਖ ਅਤੇ ਸ੍ਰੀ ਸਤਿਗੁਰੂ ਜੀ ਦੇ ਪ੍ਰਵਚਨ, 
23 ਮਈ 2001 ਤੋਂ ਹੁਣ ਤੀਕ, ਲਗਾਤਾਰ ਲੜੀਵਾਰ ਪਹਿਲੋ' ਹਰ ਸੋਮਵਾਰ, ਹੁਣ ਹਰ ਮੈਗਲਵਾਰ 
ਨੂੰ ਛਪ ਰਹੇ ਹਨ। 


2) _ ਅਜੀਤ ਅਖਬਾਰ ਵਿਚ 'ਰੂਹ ਪੈਜਾਬ ਦੀ” (ਜੀਵਨੀ ਮਹਾਰਾਣੀ ਜ਼ਿੰਦ ਕੌਰ) 18 ਅਗਸਤ 1991 
ਤੋਂ 27 ਅਕਤੂਬਰ 1991 ਤੱਕ ਲੜੀਵਾਰ ਹਰ ਐਤਵਾਰ 10 ਕਿਸ਼ਤਾਂ ਵਿਚ ਛਪੀ। 
3) ਪੰਜਾਬੀ ਟ੍ਰਿਬਿਊਨ ਵਿਚ 'ਬਰਮਾ ਦੀ ਯਾਤਰਾ” 5 ਮਈ 1996 ਤੋਂ' 16 ਜੂਨ 1996 ਤੱਕ ਹਰ 
ਐਤਵਾਰ ਲੜੀਵਾਰ 7 ਕਿਸ਼ਤਾਂ ਵਿਚ ਛਪੀ। 
ਮਿਲੇ ਸਨਮਾਨਾਂ ਦਾ ਵੇਰਵਾ :- 


ਬਾਲ ਸਾਹਿਤ ਰਚੇਤਾ ਪੁਰਸਕਾਰ 02-01-1994 ਨੂੰ ਵੱਲੋਂ - ਲਿਖਾਰੀ ਸਭਾ ਬਰਨਾਲਾ 
ਨਾਮਧਾਰੀ ਸ਼ਹੀਦਾਂ ਦੀ ਖੋਜ ਕਰਨ ਲਈ ਸਨਮਾਨ 25-09-3995 ਨੂੰ ਐਮ੍ਰਿਤਸਰ ਵਿਖੇ ਹੋਏ 
ਵਿਸ਼ਵ ਸਿੱਖ ਸੈਮੇਲਨ ਸਮੇ' - ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। 

ਖੇਡ ਮੇਲਾ 1999 - ਵੱਲੋਂ ਸ਼ਹੀਦ ਰਤਨ ਸਿੰਘ ਸਪੋਰਟਸ ਕਲੱਬ ਮੋਡੀ ਕਲਾਂ (ਜ਼ਿਲ੍ਹਾ ਬਠਿੰਡਾ) 
ਸਰਦਾਰਨੀ ਹਰਲਾਡ ਕੌਰ ਯਾਦਗਾਰੀ ਐਵਾਰਡ 26 ਮਈ 2002 ਨੂੰ - ਵੱਲੋਂ ਲਿਖਾਰੀ ਸਭਾ 
ਬਰਨਾਲਾ 

ਸ਼ਹੀਦ ਬਿਸ਼ਨ ਸਿੰਘ ਯਾਦਗਾਰੀ ਐਵਾਰਡ 27 ਮਈ 2002 ਨੂੰ - ਵੱਲੋਂ ਅਖਿਲ ਭਾਰਤੀ 
ਸੋਪਰਦਾਇਕ ਸਦਭਾਵਨਾ ਕਮੇਟੀ, ਨਵੀਂ ਦਿੱਲੀ 

ਹਰਿ ਰੰਗ ਮਸਤ ਟਰੱਸਟ ਬਠਿੰਡਾ ਵੱਲੋਂ ਸਨਮਾਨ 19 ਸਤੰਬਰ 2003 ਨੂੰ 


“ਚੂਕਾ ਐਦੋਲਨ' ਦੇ ਮਰਾਨ ਸ਼ਤੈਤਰਤਾ ਸੈਗਰਾਮੀ-ਨਾਮਧਾਰੀ ਸ਼ਹੀਦ / 178 


0੦0੦1 €16॥ਘਹੂ ।੧੦॥੧੦॥1€1610॥)&340੦11.੮੦॥॥ 


: ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਅਪ੍ਰੈਲ 1994 ਤੋਂ ਨਾਮਧਾਰੀ ਪੋਥ ਵਿਚ 
ਸੂਬਾ ਥਾਪਿਆ 

: ਸਰਬ ਹਿੰਦ ਨਾਮਧਾਰੀ ਵਿੱਦਿਅਕ ਜੱਥਾ (ਰਜਿ:) ਇਸਤਰੀ ਵਿੰਗ 1989-95 
ਦੌਰਾਨ 


: ਭੈਣੀ ਸਾਹਿਬ ਤੇ ਰਾਈਆਂ ਡਿਵੈਲਪਮੈਂਟ ਬੋਰਡ (ਰਜਿ:), ਸੈਨ 2994 ਤੋਂ ਪੈਜਾਬ 
ਸਰਕਾਰ ਵੱਲੋਂ ਬਣਾਇਆ ਗਿਆ ਬੋਰਡ 

: ਕੇਂਦਰੀ ਪੋਜਾਬੀ ਲੇਖਕ ਸਭਾ (ਰਜਿ:) 

: ਪੈਜਾਬੀ ਸਾਹਿਤ ਅਕੈਡਮੀ (ਰਜਿ:) ਲੁਧਿਆਣਾ 


ਸੂਬਾ 
ਪ੍ਰਧਾਨ 
ਟਰੱਸਟੀ : ਕੂਕਾ ਸ਼ਹੀਦ ਯਾਦਗਾਰੀ ਟਰੱਸਟ (ਰਜਿ:), ਸੈਨ 1992 ਤੋਂ ਪੈਜਾਬ ਸਰਕਾਰ 
ਮੈਂਬਰ 
ਮੈਂਬਰ 
ਮੈਂਬਰ 


ਕਾਰਜਕਾਰੀ ਮੈਂਬਰ _: ਜ਼ਿਲ੍ਹਾ ਲਿਖਾਰੀ ਸਭਾ (ਰਜਿ:) ਰੂਪਨਗਰ (ਰੋਪੜ) 
ਮੀਤ ਪ੍ਰਧਾਨ : ਭਾਰਤੀਯ ਇਤਿਹਾਸ ਸੈਕਲਨ ਸਮਿਤੀ ਰੂਪਨਗਰ 


ੜ 


: ਕਲਚਰਲ ਐਂਡ ਟੂਰਿਜ਼ਮ ਸੋਸਾਇਟੀ ਰੂਪਨਗਰ 


ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਕਰ-ਕਮਲਾਂ ਤੋਂ ਮਿਲੇ ਵਿਸ਼ੇਸ਼ ਪੁਰਸਕਾਰਾਂ ਦਾ ਵੇਰਵਾ :- 


ਸੇਠਾਣੀ ਮਹਿੰਦਰ ਕੌਰ ਸਨਮਾਨ - 16 ਅਕਤੂਬਰ 1997 ਨੂੰ, ਅੱਸੂ ਦੇ ਮੇਲੇ ਤੇ, ਸ੍ਰੀ ਭੇਣੀ ਸਾਹਿਬ 
ਵਿਖੇ। 

ਵਿਸ਼ੇਸ਼ ਪੁਰਸਕਾਰ ਵਿਦਿਅਕ ਜੱਥੇ ਦੀ ਸੇਵਾ ਲਈ - 22 ਜੂਨ 1995 ਨੂੰ ਵਿਦਿਅਕ ਸੈਮੇਲਨ 
ਸਮੇਂ ਸ੍ਰੀ ਭੈਣੀ ਸਾਹਿਬ ਵਿਖੇ। 

ਵਿਸ਼ੇਸ਼ ਪੁਰਸਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਖੋਜ ਲਈ - 13 ਫਰਵਰੀ 1997 ਨੂੰ ਪਿੰਡ ਸਕਰੌਦੀ 
ਦੇ ਸ਼ਹੀਦ ਯਾਦਗਾਰੀ ਮੇਲੇ 'ਤੇ। 

ਵਿਸ਼ੇਸ਼ ਪੁਰਸਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਖੋਜ ਲਈ - 7 ਫਰਵਰੀ 1997 ਨੂੰ ਪਿੰਡ ਮੰਡੀ 
ਕਲਾਂ ਦੇ ਸ਼ਹੀਦ ਯਾਦਗਾਰੀ ਮੇਲੇ 'ਤੇ। ਰ੍ 
ਆਸ਼ੀਰਵਾਦ ਪੁਰਸਕਾਰ ਵਿਸ਼ਵ ਨਾਮਧਾਰੀ ਵਿਦਿਅਕ ਜੱਥੇ ਵੱਲੋਂ - 9 ਜੂਨ 1998 ਨੂੰ ਵਾਰਸ਼ਿਕ 
ਵਿੱਦਿਅਕ ਸੈਮੇਲਨ ਮੋਡੀ ਵਿਖੇ। 

ਪੁਸਤਕ - ਵਡ ਪ੍ਰਤਾਪੀ ਸਤਿਗੁਰੂ (10 ਅਕਤੂਬਰ 1990), ਬਖ਼ਸ਼ਿਸ਼ (4 ਅਗਸਤ 1996), 


ਪ੍ਰਕਾਸ਼-ਪੁੰਜ ਭਾਗ ਪਹਿਲਾ (38 ਅਕਤੂਬਰ 1997), ਤੂੰ ਹੀ ਤੂੰ (26 ਨਵੈਥਰ 2000), 
ਬੋਸਾਵਲੀ-ਸ੍ਰੀ ਸਤਿਗੁਰੂ ਰਾਮ ਸਿੰਘ ਜੀ (16 ਮਾਰਚ 2006) ਆਦਿ ਰੀਲੀਜ਼ ਥੀਤੇ ਜਾਣ ਸਮੇਂ 


ਮਿਲੇ ਵਿਸ਼ੇਸ਼ ਪੁਰਸਕਾਰ। 
'ਫੂਕਾ ਐਦੋਗਨ' ਦੇ ਮਹਾਨ ਸੁਰੇਤਰਤਾ ਸੈਗਰਾਮੀ-ਨਾਮਧਾਰੀ ਸ਼ਰੀਓ / 179 


੦੦0੦1 €16॥ਘਹੂ ।੧੦॥੧੦॥1€161੮॥)&30੦11.੮੦॥॥ 


ਵੇੱਦਿਅਕ ਸੈਮੇਲਨਾਂ ਸਮੇਂ ਖੋਜ-ਪੱਤਰ ਪੜ੍ਹਨ ਅਤੇ ਜੱਜਮੈਂਟ ਕਰਨ ਤੋਂ ਇਲਾਵਾ ਸਮੇਂ ਸਮੇਂ 'ਤੇ 
ਅਨੇਕ ਪੁਰਸਕਾਰ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦੇ ਕਰ-ਕਮਲਾਂ ਤੋਂ ਬਖ਼ਸ਼ਿਸ਼ ਹੋਏ। 


ਵਿਦੇਸ਼ ਯਾਤਰਾਵਾਂ 

3) ਥਾਈਲੈਂਡ ਦੀ ਯਾਤਰਾ 15 ਤੋਂ 25 ਮਾਰਚ 1993. 

2) ਥਾਈਲੈਂਡ ਦੀ ਯਾਤਰਾ - 8 ਤੋਂ 10 ਮਾਰਚ 1994. 

3) ਬਰਮਾ ਦੀ ਯਾਤਰਾ < 10 ਤੋਂ 20 ਮਾਰਚ 1994. 

4) ਥਾਈਲੈਂਡ ਦੀ ਯਾਤਰਾ - 20 ਤੋਂ 24 ਮਾਰਚ 1994. 

5) ਅਫ਼ਰੀਕਾ (ਕੀਨੀਆ - ਤਨਜਾਨੀਆ) ਯਾਤਰਾ - 23 ਮਈ ਤੋਂ 5 ਜੂਨ 1994. 

6) ਥਾਈਲੈਂਡ ਦੀ ਯਾਤਰਾ 28 ਨਵੰਬਰ ਤੋਂ 10 ਦਸੈਬਰ 1995. 
7) ਇੰਗਲੈਂਡ ਦੀ ਯਾਤਰਾ 


ਦੇ 15 ਮਈ ਤੋਂ 11 ਜੁਲਾਈ 1999. 


'ਗੁਕਾ ਐਚੋਡਨ' ਦੇ ਮਹਾਨ ਲੁਣੈਟਰਤਾ ਸੈਗਵਾਮੀ-ਨਾਮਧਾਰੀ ਬਹੀਚ ,: ਮਨ 


੦੦0੦੧ €16॥ਘਹੂ 


।0੦॥੧੦॥1€1610॥)&340੦11.੮੦॥॥ 


੦੦2੦੧ €161ਘਹੂ 0੦॥੧੦॥1€1610॥)&340੦11.੮੦॥॥ 


-& 


੦00੦੧ €161ਘਹੂ 0੦॥੧੦॥1€1610॥)&340੦11.੮੦॥॥ 


੦॥੦0੦੧ €16॥ਘਹੂ 





ਮੈਨੂੰ ਅਤਿਐਤ ਬੁਸ਼ੀ ਹੈ ਅਤੇ ਨਾਲ ਹੀ ਆਪਣੀ ਖੁਸ਼ਨਸੀਬੀ 'ਤੇ 
ਫ਼ਖਰ ਵੀ ਹੈ ਕਿ ਮੈਨੂੰ ਸਰੀ ਸਤਿਗੁਰੂ ਰਾਮ ਸਿੰਘ ਜੀ, ਨਾਮਧਾਰੀ ਸ਼ਹੀਦਾਂ 
ਅਤੇ ਸੁਤੋਤਰਤਾ ਸੈਗਰਾਮੀਆਂ ਦੇ ਇਤਿਹਾਸ ਦੀ ਖੋਜ ਕਰ ਕੇ ਉਨ੍ਹਾਂ 
ਬਾਰੇ ਲਿਖਣ ਅਤੇ ਇਹ ਹੱਥਲੀ ਪੁਸਤਕ ਛਪਵਾ ਸਕਣ ਦਾ ਮਾਣ 
ਪ੍ਰਾਪਤ ਹੋਇਆ ਹੈ। ਮੇਰੇ ਕੋਲ ਸ਼ਬਦ ਨਹੀਂ ਹਨ ਜਿਨ੍ਹਾਂ ਨਾਲ ਮੈ' ਸਰੀ 
ਸਤਿਗੁਰੂ ਸੱਚੇ ਪਾਤਸ਼ਾਹ ਜੀ ਪ੍ਰਤੀ ਸ਼ੁਕਰਗੁਜ਼ਾਰੀ ਵਿਅਕਤ ਕਰ ਸਕਾਂ। 
ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਨੇ ਮੇਰੇ ਕੋਲੋਂ ਇਸ ਪੁਸਤਕ ਲੇਖਣ ਦਾ 
ਅਤੀ ਉੱਤਮ ਕਾਰਜ ਕਰਵਾ ਕੇ ਮੈਨੂੰ ਮਾਣ ਬਖ਼ਸ਼ਿਆ ਹੈ। ਸ੍ਰੀ ਸਤਿਗੁਰੂ 
ਜੀ ਦੇ ਇਹ ਬਚਨ ਹਮੇਸ਼ਾਂ ਮੇਰੇ ਰਾਹਾਂ ਦਾ ਚਾਨਣ-ਮੁਨਾਰਾ ਰਹੇ ਹਨ। 

16 ਮਈ ਸੈਨ 1993 ਤੋਂ ਮੈਂ ਸ਼ਹੀਦਾਂ ਦਾ ਇਤਿਹਾਸ ਅਤੇ ਉਨ੍ਹਾਂ 
ਦੇ ਪਰਿਵਾਰਾਂ ਨੂੰ ਪਿੰਡੋ-ਪਿੰਡੀਂ ਜਾ ਕੇ ਲੱਭਣ ਦਾ ਕਾਰਜ ਆਰੈਭਿਆ ਤੇ 
ਉਦੋਂ ਤੋਂ ਹੁਣ ਤੀਕ ਦਾ ਸਾਰਾ ਰਿਕਾਰਡ ਮੇਰੇ ਕੋਲ ਮੌਜੂਦ ਹੈ ਕਿ ਕਿੱਥੇ 
ਕਿੱਥੇ ਤੇ ਕਦੋਂ ਕਦੋਂ ਗਏ। 

ਅੰ੍ਜ਼ਾਂ ਦੇ ਸਮੇਂ' ਸ਼ਹੀਦਾਂ ਦੇ ਪਰਿਵਾਰਾਂ ਨੂੰ ਇਤਨਾ ਤੰਗ ਕੀਤਾ 
ਗਿਆ ਸੀ ਕਿ ਕਈ ਪਰਿਵਾਰ ਕੁਝ ਸਮੇਂ ਲਈ ਆਪੋ-ਆਪਣੇ ਪਿੰਡ 
ਛੱਡ ਗਏ ਸਨ। ਇਸੇ ਕਾਰਣ ਬਹੁਤੇ ਪਰਿਵਾਰ ਨਾਮਧਾਰੀ ਵੀ ਨਹੀਂ ਸਨ 
ਰਹੇ। ਮੈ' ਇਨ੍ਹਾਂ ਸਾਰੇ ਪਰਿਵਾਰਾਂ ਨੂੰ ਲੱਭ ਕੇ , ਸ੍ਰੀ ਸਤਿਗੁਰੂ ਜੀ ਦੇ ਚਰਨਾਂ 
ਨਾਲ ਜੋੜਨ ਦੀ ਇਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਹੈ। 

ਹੱਥਲੀ ਪੁਸਤਕ ਸਿਰਫ਼ ਨਾਮਧਾਰੀ ਸ਼ਹੀਦਾਂ ਅਤੇ ਸੁਤੰਤਰਤਾ 
ਸੰਗ੍ਰਾਮੀਆਂ ਦੇ ਇਤਿਹਾਸ ਅਤੇ ਨਾਂਵਾਂ, ਥਾਂਵਾਂ, ਪਿੰਡਾਂ ਬਾਰੇ ਲਿਖੀ 
ਗਈ ਹੈ। ਸਾਰੇ ਸਾਕਿਆਂ ਦੇ ਸ਼ਹੀਦਾਂ ਦੇ ਵੇਰਵੇ ਅਤੇ ਪਰਿਚਯ ਹੈ। ਵੈਸੇ 
ਸਾਰੇ ਸ਼ਹੀਦਾਂ ਅਤੇ ਸੁਤੈਤਰਤਾ ਸੰਗ੍ਰਾਮੀਆਂ ਦੇ ਬਾਰੇ ਲਿਖਿਆ ਤਾਂ ਨਹੀਂ 
ਜਾ ਸਕਦਾ ਕਿਉਂਕਿ ਇਹ ਅਣਗਿਣਤ ਹਨ। ਬਹੁਤ ਸਾਰੇ ਤਾਂ ਛੁਪੇ ਹੀ 
ਰਹਿ ਗਏ ਹੋਣਗੇ ਜਿਹੜੇ ਕਿਸੇ ਰਿਕਾਰਡ ਵਿਚ ਨਹੀਂ ਆ ਸਕੇ ਹੋਣਗੇ। 
ਐਗ੍ਰੇਜ਼ ਸਰਕਾਰ ਨੇ ਬਹੁਤ ਸਾਰੇ ਨਾਮਧਾਰੀ ਸਿੱਖ ਸਮੁੰਦਰ 'ਚ ਡੋਬ-ਡੋਬ 
ਕੇ ਅਤੇ ਹੋਰ ਕਈ ਤਰੀਕਿਆਂ ਨਾਲ ਤਸੀਹੇ ਦੇ ਕੇ ਸ਼ਹੀਦ ਕੀਤੇ। 
'ਮਲੇਰਕੋਟਲੇ ਦੇ ਸਾਕੇ ਸਮੇਂ' ਸ਼ਾਮਿਲ ਸ਼ਹੀਦੀ ਜੱਥੇ ਦੇ 140 ਸਿੰਘਾਂ ਵਿਚੋਂ 
60 ਸਿੰਘਾਂ ਨੂੰ ਉਥੋਂ ਚਾਲੇ ਪਾਉਣ ਲਈ ਕਹਿ ਦਿੱਤਾ ਗਿਆ।ਪਰੈਤੂਉਹ 
ਸਿੰਘ ਆਪਣੇ ਘਰਾਂ ਨੂੰ ਨਾ ਪਰਤੇ ਅਤੇ ਗੁਮਨਾਮ ਜ਼ਿੰਦਗੀ ਬਤੀਤ 
ਕਰਕੇ ਅਕਾਲ ਵਸ ਹੋ ਗਏ। ਇਨ੍ਹਾਂ ਸਿੰਘਾਂ ਨੂੰ ਵੀ ਉਨ੍ਹਾਂ ਦੇ ਪਿੰਡਾਂ ਵਿਚ 
ਯਾਦ ਕੀਤਾ ਜਾਂਦਾ ਹੈ। 

ਇਹ ਪੁਸਤਕ ਸਰਕਾਰੀ ਦਸਤਾਵੇਜ਼ਾਂ ਅਤੇ ਪਿੰਡਾਂ ਵਿਚ ਜਾ-ਜਾ 
ਕੇ ਸ਼ਹੀਦਾਂ ਦੇ ਇਤਿਹਾਸ ਅਤੇ ਪਰਿਵਾਰਾਂ ਦੀ ਖੋਜ ਕਰਕੇ ਕੀਤੀ ਗਈ 
ਪੁੱਛਗਿਛ 'ਤੇ ਅਧਾਰਿਤ ਹੈ ਅਤੇ ਆਪਣੇ ਆਪ ਵਿਚ ਇਕ ਨਿਵੇਕਲਾ 


ਇਤਿਹਾਸਕ ਬਿਰਤਾਂਤ ਹੈ। 
ਸੂਬਾ ਸੁਰਿਦਰ ਕੌਰ ਖਰਲ 


0੦॥੧੦1॥1€1610॥॥&30੦11.੮੦॥॥ 





| 

ਨ 0510੧ 80009 7੪1. ।70.।0% [ [8 
61800: 2627 100 100; 280 340 788171424306 
ਮਿ: 0172-5077427, 5077428, 5089761 4 
॥060081ਡ : ੧0730 91੩#ਗ। “ 9815471219 `  ੧੧੪.300/- 


।0੦॥੧੦॥1 €161੦ਪ 10੦॥0੦॥1€16੦॥6੮00੦11.੦੦॥1 


